ਕ੍ਰਿਤ : 
ਸਾਹਿਬ ਕਲੋਨੀ (ਸੋਹਲ ਹਾਊਸ) 
ਸਾਨੀ ਪੁਰ ਰੋਡ ਸਰਹਿੰਦ-140406 
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ (ਪੰਜਾਬ), ਭਾਰਤ 
ਮੋਬਾਇਲ ਨੰ. 93166-25738 
11181] : 601181511111100047602111311.60111 


5।। 53000 08001 5001 0। 0੫੧ ॥॥੨॥॥॥॥1॥2101 40 021016110 10112 000॥॥ 


ਪਹਿਲੀ ਵਾਰ: ਸਿਤੰਬਰ 2023 
ਕੀਮਤ: 270 ₹ 


ਵਿਸ਼ੇਸ਼ ਸਹਿਯੋਗ 
ਨਾਮਧਾਰੀ ਦਰਬਾਰ, ਸ੍ਰੀ ਭੈਣੀ ਸਾਹਿਬ 
ਲੁਧਿਆਣਾ, ਪੰਜਾਬ। 


5।। 53000 08001 5001 0। 0੫੧ ॥॥੨॥॥॥॥1॥2101 40 021016110 10112 000॥॥ 


ਪੁਸਤਕ ਮਿਲਣ ਦਾ ਪਤਾ 


ਡਾ. ਨਿਰਮਲ ਸਿੰਘ 
ਸੇਵਾਦਰ, ਪੰਜਾਬੀ ਸੱਥ 
ਲਾਂਬੜਾ, ਜਲੰਧਰ, ਪੰਜਾਬ-ਭਾਰਤ 
ਫੋਨ: 0181-2791036 


ਮੋਤਾ ਸਿੰਘ ਸਰਾਏ 
11 00215 1੧੦੩੦ 
੧੪315311, ੬6੧ ੧੮11013105 
੧੦55 3₹ 0. 
1101: 44 785 075 0109 
10811: 5।1£/।_।_53।316010011311.੮0।੧ 


ਮੰਜਕੀ ਪੰਜਾਬੀ ਸੱਥ, ਭੰਗਾਲਾ 
ਜਲੰਧਰ, ਪੰਜਾਬ-ਭਾਰਤ 144033 
ਫੋਨ: 01826-275633, ਮੋਬ: 98141-60642 
11111: ੮੧6੫1 %211811.60111 


5।। 53000 08001 5001 0। 0੫੧ ॥॥੨॥॥॥॥1॥2101 40 021016110 10112 000॥॥ 


5।। 53000 08001 5001 0। 0੫੧ ॥॥੨॥॥॥॥1॥2101 40 021016110 10112 000॥॥ 


ਉਹ 1, _ 
1 


ਚ 


ਅਜ਼ਾਦੀ ਸੰਗਰਾਮ ਦੇ ਮਹਾਂਨਾਇਕ ਬਾਬਾ ਰਾਮ ਸਿੰਘ ਜੀ 


5।। 58000 08001 500। । ੬0੫੧ ੧3੧01॥੪1ਇ॥0੫੧6001੫1.60।। 


5।। 53000 08001 5001 0। 0੫੧ ॥॥੨॥॥॥॥1॥2101 40 021016110 10112 000॥॥ 


ਸਮਰਪਣ 
ਮਿੱਟੀ ਵਤਨ ਦੀ ਲਾਈ ਜਿਨ੍ਹਾਂ ਚੁੰਮ ਮੱਥੇ, 
ਕਰਾਂ ਸਿਜਦਾ ਉਨ੍ਹਾਂ ਪ੍ਰਣਾਮ ਲੋਕੋ। 
ਖਾਤਰ ਵਤਨ ਲਈ ਚੜ੍ਹੇ ਜੋ ਸੂਲੀਆਂ 'ਤੇ, 
ਹੱਸ ਪੀ ਗਏ ਸ਼ਹਾਦਤ ਜੋ ਜਾਮ ਲੋਕੋ। 
ਕੀਤੇ ਜਬਰ ਹਕੂਮਤ ਤਮਾਮ ਲੋਕੋ । 
ਰਹਿੰਦੀ ਦੁਨੀਆਂ ਤੀਕ ਹੋ ਗਏ ਅਮਰ ਨੇ ਉਹ, 
ਰਹਿਣੇ ਸਫ਼ਾਂ ਵਿੱਚ ਗੂੰਜਦੇ ਨਾਮ ਲੋਕੋ। 
(ਨਾਮਧਾਰੀ ਸ਼ਹੀਦਾਂ ਦੇ ਨਾਂ) 


ਐਲ 


5।। 53000 08001 5001 0। 0੫੧ ॥॥੨॥॥॥॥1॥2101 40 021016110 10112 000॥॥ 


ਏਸ ਕਲਮ ਤੋਂ' :- 
ਗੀਤ ਗੁਲਜ਼ਾਰ.................................. ਗੀਤ ਸੰਗ੍ਰਹਿ ੧੯੮੯੮ 
| ੮੨) ੨1 2 ੮੨ ਰਿ ਗੀਤ ਸੰਗ੍ਰਹਿ ੨੦੦੧ 
ਹੜ ਚਾ ਸਿਚੀਨੀਵੀਂ 2... 0649646 04460 ਗੀਤ ਸੰਗ੍ਰਹਿ ੨੦੦੮ 
ਲੀਵਿ. ਇਥ ਦਿਤੀ 4464046466460949609004046 ਕਾਵਿ ਸੰਗ੍ਰਹਿ ੨੮੦੧੧ 
੮ (੨1੬. ; 7711 ਵਿਸਆ ਬਾਲ ਗੀਤ ਸੰਗ੍ਰਹਿ ੨੦੧੨ 
ਜਿਦ 40040 ਗੀਤ ਸੰਗ੍ਰਹਿ ੨੦੧੫ 
ਨ - 1,044 ਗ਼ਜ਼ਲ ਸੰਗ੍ਰਹਿ ੨੦੨੦ 
ਜੋਤੀ ਬਣ ਗਿਆ ਜੈਂਟਲ ਮੈਨ................... ਬਾਲ ਗੀਤ ਸੰਗ੍ਰਹਿ ੨੦੨੦ 
(1 ੨) ੨ ੨ ਬਾਲ ਗੀਤ ਸੰਗ੍ਰਹਿ ੨੦੨੦ 


੧. `ਰਾਹਨੁਮਾ ਪਿਤਾ (ਸੰਪਾਦਕ) ਪਰਮਜੀਤ ਪਰਮ (ਮੋਹਾਲੀ) ੨੦੧੦ 
੨. ਡਾ. ਐਸ. ਤਰਸੇਮ ਸੰਘਰਸ਼ ਸਿਰਜਣਾ (ਸੰਪਾਦਕ) ਮਿੱਤਰ ਸੈਨ ਮੀਤ ੨੦੧੩ 
੩. _ਕਲਮਾਂ ਦੇ ਸਿਰਨਾਮੇ-ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਰਜਿ. ਪ੍ਰੀਤਮ ਲੁਧਿਆਣਵੀ ੨੦੧੫ 
੪. ਕਲਮ ਸ਼ਕਤੀ-ਪੰਜਾਬੀ ਸਾਹਿਤ ਸਭਾ ਰਜਿ. (ਪਟਿਆਲਾ) ੨੮੧੮ 
੫. ਰੂਹਾਂ ਦੇ ਕਸੀਦੇ-ਜ਼ਿਲ੍ਹਾ ਲਿਖਾਰੀ ਸਭਾ ਰਜਿ. ਫ਼ਤਹਿਗੜ੍ਹ ਸਾਹਿਬ ੨੦੧੮ 
੬. _ਸਾਂਝ ਅਮੁੱਲੀ ਬੋਲੀ ਦੀ- ਸ਼ਾਹਮੁਖੀ ਤੇ ਗੁਰਮੁਖੀ ਸੰਪਾਦਕ ਔਮ੍ਰਿਤਪਾਲ ਸੈਦਾ ੨੦੨੧ 
2. ਚੇਤਿਆਂ `ਚ ਵਸਦੇ ਪਿੰਡ- ਜ਼ਿਲ੍ਹਾ ਲਿਖਾਰੀ ਸਭਾ ਰਜਿ. ਫ਼ਤਹਿਗੜ੍ਹ ਸਾਹਿਬ (ਵਾਰਤਕ) ੨੦੧੯ 


5।। 53000 08001 5001 0। 0੫੧ ॥॥੨॥॥॥॥1॥2101 40 021016110 10112 000॥॥ 


ਖੋਜੀ ਉਪਜੇ 

ਸ. ਸੰਤ ਸਿੰਘ ਸੋਹਲ ਦੁਆਰਾ ਰਚਿਤ ਖੋਜ ਭਰਪੂਰ ਲਿਖਤ “ਸੁਤੰਤਰਤਾ ਸੰਗਰਾਮ 
ਦੇ ਮਹਾਂ ਨਾਇਕ ਨਾਮਧਾਰੀ ਸਤਿਗੁਰੂ ਬਾਬਾ ਰਾਮ ਸਿੰਘ ਜੀ” ਦੇ ਜੀਵਨ ਬਿਰਤਾਂਤ ਸਬੰਧੀ 
ਇਸ ਵਿਲੱਖਣ ਮਹਾਂ ਕਾਵਿ ਨੂੰ ਸ਼ਰਧਾ ਤੇ ਸਤਿਕਾਰ ਸਹਿਤ ਪੰਜਾਬੀ ਖੋਜ਼ਕਾਰੀ ਦਾ ਮੁੱਲਵਾਨ 
ਮਿਥਿਹਾਸ, ਸ਼ਬਦਾਵਲੀ, ਸਭਿਆਚਾਰ ਅਤੇ ਵਿਰਾਸਤ ਦੀ ਡੂੰਘੀ ਜਾਣਕਾਰੀ ਹੈ। ਉਨੀਵੀ' 
ਸਦੀ ਦੇ ਅੱਧ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪਿੱਛੋਂ ਚਾਨਕੀਆ ਨੀਤੀ 
ਦੀਆਂ ਚਾਲਾਂ ਕੁਚਾਲਾਂ ਨਾਲ ਲਾਹੌਰ ਦਰਬਾਰ ਤੇ ਫਰੰਗੀਆਂ ਨੇ ਕਬਜਾ ਕਰ ਲਿਆ। ਅਖੌਤੀ 
ਸਿੱਖੀ ਭੇਸ ਵਾਲੇ ਬਹੁਤੇ ਰਾਜੇ, ਰਜਵਾੜੇ ਗੋਰਿਆਂ ਦੇ ਝੋਲੀ ਚੁੱਕ ਤੇ ਟੁੱਕੜਬੋਚ ਸਾਬਤ ਹੋਏ। 
ਪੰਜਾਂ ਪਾਣੀਆਂ ਦੀ ਇਸ ਪਾਕ ਪਵਿੱਤਰ ਧਰਤੀ “ਤੇ ਮਰਜੀਵੜੇ ਮਾਵਾਂ ਦੇ ਪੁਤ ਭਾਈ 
ਮਹਾਰਾਜ ਸਿੰਘ ਅਤੇ ਬਾਬਾ ਰਾਮ ਸਿਘ ਮੈਦਾਨ ਵਿਚ ਨਿੱਤਰੇ। ਭਾਈ ਮਹਾਰਾਜ ਸਿੰਘ ਬਾਬਾ 
ਬੀਰ ਸਿੰਘ ਨੌਰੰਗਾਬਾਦੀ ਡੇਰਾ ਤਰਨ ਤਾਰਨ ਦੇ ਸੇਵਕ ਸਨ। ਬਾਬਾ ਬੀਰ ਸਿੰਘ ਜੀ ਦਾ 
ਖਾਲਸਾ ਰਾਜ ਵਿੱਚ ਬਹੁਤ ਸਨਮਾਨ ਸੀ। ਬਾਬਾ ਜੀ ਖਾਲਸਾ ਰਾਜ ਦੀ ਘਰੇਲੂ ਜੰਗ ਦਾ 
ਸ਼ਿਕਾਰ ਹੋ ਗਏ, ਤਾਂ ਖਾਲਸਾ ਰਾਜ ਦੇ ਪਤਨ ਉਪਰੰਤ ਮਹਾਰਾਜ ਸਿੰਘ ਉਹ ਪਹਿਲੇ ਵਤਨ 
ਪ੍ਰਸਤ ਸਨ, ਜਿਨ੍ਹਾਂ ਨੇ ਖਾਲਸਾ ਰਾਜ ਦੀ ਮੁੜ ਸਥਾਪਨਾ ਲਈ ਸੰਘਰਸ਼ ਸ਼ੁਰੂ ਕੀਤਾ ਅਤੇ 
ਨਾਮਧਾਰੀ ਸਤਿਗੁਰੁ ਬਾਬਾ ਰਾਮ ਸਿੰਘ ਜੀ ਖਾਲਸਾ ਫੌਜ ਦੇ ਉਹ ਸਿਪਾਹੀ ਸਨ, ਜਿਨ੍ਹਾਂ ਨੇ 
ਖਾਲਸਾ ਰਾਜ ਨੂੰ ਅੱਖੀਂ ਬਿਖਰਦਾ ਵੇਖਿਆ ਸੀ। 


ਬਾਬਾ ਰਾਮ ਸਿੰਘ ਨੇ ਨਿੱਕੇ ਜਿਹੇ ਪਿੰਡ ਭੈਣੀ ਸਾਹਿਬ ਜ਼ਿਲ੍ਹਾ ਲੁਧਿਆਣਾ ਤੋਂ ਜਿਹੜਾ 
ਇਨਕਲਾਬ ਅਰੰਭਿਆ ਉਸ ਵਰਗੀ ਉਦਾਹਰਣ ਦੁਨੀਆਂ ਭਰ ਵਿਚ ਕਿਧਰੋ' ਵੀ ਨਹੀ 
ਮਿਲਦੀ । ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗੁਰਮਤਿ ਵਿਚਾਰਧਾਰਾ ਨੂੰ ਦਸ਼ਮੇਸ਼ ਗੁਰੂ 
ਗੋਬਿੰਦ ਸਿੰਘ ਜੀ ਨੇ ਜਿਹੜੀਆਂ ਸਿਖਰਾਂ ਤੀਕਰ ਪਹੁੰਚਾਇਆ ਸੀ। ਉਸ ਨੂੰ ਅੱਗੇ ਤੋਰਨ ਦੀ 
ਮੁਹਿੰਮ ਬਾਬਾ ਰਾਮ ਸਿੰਘ ਜੀ ਨੇ ਵਿੱਢੀ। ਮਾਨਵਤਾ ਦੇ ਯੁਗਾਂ ਲੰਮੇ ਇਤਿਹਾਸ ਤੇ ਨਜ਼ਰ 
ਮਾਰਿਆਂ ਇਹ ਤੱਥ ਸਪਸ਼ਟ ਹੋ ਜਾਂਦੇ ਹਨ ਕਿ ਜਦੋਂ ਕਦੀ ਵੀ ਤਵਾਰੀਖ ਦਾ ਰਥ ਮੋੜ ਕੱਟਦਾ 
ਹੈ ਤਾਂ ਇਤਿਹਾਸ ਦੀ ਸਿਰਜਣਾ ਖੁਦ-ਬ-ਖੁਦ ਹੀ ਹੋ ਜਾਂਦੀ ਹੈ। ਪੰਜਾਬ ਦੇ ਇਤਿਹਾਸ ਨਾਲ 
ਵੀ ਅਜਿਹਾ ਕੁਝ ਨਿਰੰਤਰ ਵਾਪਰਦਾ ਹੀ ਰਿਹਾ ਹੈ। ਮੁਗਲਾਂ ਦੇ ਹਮਲਿਆਂ ਦੇ ਚਸ਼ਮਦੀਦ 
ਗਵਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਰਚੀ ਬਾਬਰ ਬਾਣੀ ਵਿੱਚੋਂ ਵੀ ਇਸ ਸਚਾਈ ਦੀ ਪੁਸ਼ਟੀ 
ਹੋ ਜਾਂਦੀ ਹੈ। 

ਬਾਬਰਕਿਆਂ ਦੇ ਜ਼ੁਲਮ ਸਿਤਮ, ਅੰਨ੍ਹੇ ਮਜ੍ਹਬੀ ਜਨੂੰਨ ਅਤੇ ਬਾਬੇਕਿਆਂ ਦੇ ਸਰਬੱਤ ਦੇ 
ਭਲੇ ਵਾਲੇ ਫਲਸਫੇ ਦਾ ਬਿਰਤਾਂਤ ਹੀ ਸਾਡੀ ਤਵਾਰੀਖ ਦੇ ਨੈਣ ਨਕਸ਼ ਘੜਦਾ ਹੈ। 

ਬਾਬਾ ਰਾਮ ਸਿੰਘ ਜੀ ਨੇ ਧਰਮ ਕਰਮ ਦੇ ਖੇਤਰ ਵਿਚ ਮਾਰੇ ਮਾਅਰਕਿਆਂ ਦੇ ਨਾਲੋ 


1 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ੧3੧0181ਇ॥0੫੧60011.60।। 


ਨਾਲ ਸਮਾਜਿਕ ਅਤੇ ਰਾਜਨੀਤਕ ਖੇਤਰਾਂ ਵਿਚ ਅਸਲੋਂ ਇਤਿਹਾਸਕ ਤੇ ਨਵੇਂ ਨਵੇਕਲੇ ਕਾਰਜ 
ਵਾਤਾਵਰਣ ਨੂੰ ਬਚਾਉਣ ਤੇ ਅਨੰਤ ਕੁਦਰਤ ਨਾਲ ਇਕ ਸੁਰ ਹੋ ਕੇ ਪ੍ਰਦੂਸ਼ਨ ਮੁਕਤੀ ਦੀ 
ਲਹਿਰ ਦਾ ਮੁੱਢ ਬੰਨ੍ਹਿਆ। ਗੁਰਮਤਿ ਫਲਸਫੇ ਦੀ ਅਨੁਸਾਰੀ ਇਸ ਲਹਿਰ ਨੂੰ ਹਰ ਪੱਖੋਂ 
ਵਿਚਾਰਨ ਪਿੱਛੋਂ ਬਾਬਾ ਰਾਮ ਸਿੰਘ ਜੀ ਦੀ ਘਾਲਣਾ ਨੂੰ ਪਾਠਕਾਂ ਦੀ ਪਰ੍ਹਿਆ ਸਨਮੁੱਖ ਪੇਸ਼ 
ਕਰਨ ਦਾ ਜਿਹੜਾ ਮੁੱਲਵਾਨ ਕਾਰਜ ਸ. ਸੰਤ ਸਿੰਘ ਸੋਹਲ ਨੇ ਕੀਤਾ ਹੈ ਉਹਦੇ ਲਈ ਅਸੀ 
ਹਾਂ। 


ਮੋਤਾ ਸਿੰਘ ਸਰਾਏ ਡਾ. ਨਿਰਮਲ ਸਿੰਘ 
ਸੰਚਾਲਕ ਯੂਰਪੀ ਪੰਜਾਬੀ ਸੱਥ ਸੇਵਾਦਾਰ ਪੰਜਾਬੀ ਸੱਥ 
ਵਾਲਸਾਲ-ਯੂ. ਕੇ ਲਾਂਬੜਾ-ਜਲੰਧਰ 


2 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 500। 0। €0੫੧ ॥੨॥॥॥॥102101 ੩0 021016110 10112 000॥॥ 


ਵੱਡਮੁੱਲੇ ਇਤਿਹਾਸਕ ਮਹਾਂਕਾਵਿ ਦਾ 
ਹਾਰਦਿਕ ਅਭਿਨੰਦਨ 


ਵਿਧਾਵਾਂ ਦੇ ਧਨੀ ਹਨ। ਜਿਸਦੀ ਜਾਣਕਾਰੀ ਹਥਲੇ ਮਹਾਂਕਾਵਿ ਤੋਂ ਇਲਾਵਾ ਉਨ੍ਹਾਂ ਦੇ ਗੀਤ, 
ਗ਼ਜ਼ਲ, ਬਾਲ ਸਾਹਿਤ ਦੇ ਪਹਿਲਾਂ ਛਪ ਚੁੱਕੇ ਨੌਂ ਕਾਵਿ ਸੰਗ੍ਰਹਿਆਂ ਦੇ ਕਿਸੇ ਵੀ ਪੰਨੇ ਨੂੰ ਪੜ੍ਹ ਕੇ 
ਪ੍ਰਤੱਖ ਹੋ ਜਾਂਦੀ ਹੈ। ਸੰਤ ਸਿੰਘ ਸੋਹਲ ਸਬੂਤੇ ਕਦਮ ਪੁੱਟਦੇ ਲਗਾਤਾਰ ਆਪਣੀ ਸਫਲਤਾ ਦੀ 
ਮੌਜ਼ਿਲ ਵੱਲ ਵਧ ਰਹੇ ਹਨ। “ਸੁਤੰਤਰਤਾ ਸੰਗ੍ਰਾਮ ਦੇ ਮਹਾਂਨਾਇਕ” ਸੰਤ ਸਿੰਘ ਸੋਹਲ ਦਾ 
ਪਲੇਠਾ ਇਤਿਹਾਸਕ ਮਹਾਂਕਾਵਿ ਹੈ, ਇਸ ਮਹਾਂਕਾਵਿ ਵਿੱਚ ਖਾਲਸਾ ਰਾਜ ਦੇ ਚਲੇ ਜਾਣ ਅਤੇ 
ਭਾਰਤ ਅੰਗਰੇਜ਼ ਬਸਤੀਵਾਦੀਆਂ ਦੇ ਗ਼ੁਲਾਮ ਹੋ ਜਾਣ ਤੋ ਬਾਅਦ ਦੇਸ਼ ਦੀ ਆਜ਼ਾਦੀ ਲਈ 
ਪੰਜਾਬ ਦੀ ਧਰਤੀ ਤੋ ਅੰਗਰੇਜ਼ ਹਕੁਮਤ ਵਿਰੁੱਧ ਉਭਰੀ ਪਹਿਲੀ ਵਿਸ਼ਾਲ ਲੋਕ ਲਹਿਰ “ਕੁਕਾ 
ਸੰਗਰਾਮ” ਦੀ ਗਾਥਾ ਹੈ। ਇਸ ਮਹਾਂਕਾਵਿ ਦੇ ਮਹਾਂਨਾਇਕ ਕੂਕਾ ਸੰਗਰਾਮ ਦੇ ਮੋਢੀ ਗੁਰੂ 
ਰਾਮ ਸਿੰਘ ਹਨ। ਸੰਤ ਸਿੰਘ ਦਾ ਇਹ ਮਹਾਂਕਾਵਿ ਨਿਰਾ ਇਤਿਹਾਸਕ ਹੀ ਨਹੀਂ” ਸਗੋਂ 
ਮਹੱਤਤਾ ਦਰਸਾਉਂਦਾ ਸਾਹਿਤਕ ਵੰਨਗੀਆਂ ਨਾਲ ਲਬਾ ਲਬ ਦਸਤਾਵੇਜ਼ ਹੈ। 

ਸੰਤ ਸਿੰਘ ਸੋਹਲ ਨਾਲ ਅੱਜ ਮੇਰੀ ਕੋਈ ਜਾਣ ਪਹਿਚਾਣ ਨਹੀ” ਸੀ ਹੋਣੀ ਅਤੇ ਨਾ 
ਹੀ ਇਹ ਮਹਾਂਕਾਵਿ ਸਾਡੇ ਹੱਥਾਂ ਵਿੱਚ ਹੋਣਾ ਸੀ, ਜੇਕਰ ਪੰਜਾਬੀ ਸੱਥ ਦੇ ਪਿਤਾਮਾ ਡਾ. 
ਨਿਰਮਲ ਸਿੰਘ ਲਾਂਬੜਾ ਜੀ ਨੇ ਪੰਜਾਬੀ ਸੱਥ ਦੇ ਇਹ ਬੋਹੜ ਨੂੰ ਬੋਇਆ ਨਾ ਹੁੰਦਾ ਜਾਂ ਪੰਜਾਬੀ 
ਸੱਥ ਦੇ ਵਿਸ਼ਵ ਪੱਧਰੀ ਇੱਕ ਵਿਸ਼ਾਲ ਮੌਚ ਦੀ ਸਿਰਜਨਾ ਨਾ ਕੀਤੀ ਹੁੰਦੀ। ਪੰਜਾਬੀ ਸੱਥ 
ਮਨੁੱਖਤਾ ਦੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਪਿਆਰਾ ਸ਼ਬਦ ਹੈ। ਜੁਗਾਂ-ਜੁਗਾਂਤਰਾਂ ਤੋਂ 
ਪਿੰਡਾਂ ਵਿੱਚ ਜੁੜਦੀਆਂ ਸੱਥਾਂ ਦੀ ਸਹਿਜਤਾ ਅਤੇ ਵਿਕਾਸ ਤੋਂ ਸੇਧ ਲੈਂਦਿਆਂ ਡਾ. ਨਿਰਮਲ 
ਸਿੰਘ ਜੀ ਨੇ ਪੰਜਾਬੀ ਸੱਥ ਦੇ ਸੰਸਾਰ ਪੱਧਰੀ ਮੌਚ ਦੀ ਇੱਕ ਅਜਿਹੀ ਸਥਾਪਨਾ ਕੀਤੀ ਕਿ 
ਅੱਜ ਡਾ. ਨਿਰਮਲ ਸਿੰਘ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਕਾਰਜ ਕਰ ਰਹੇ ਪ੍ਰੋ. ਮੋਤਾ ਸਿੰਘ 
ਸਰਾਏ ਯੂ. ਕੇ. ਦੀ ਅਗਵਾਈ ਵਿੱਚ ਪੰਜਾਬੀ ਸੱਥ ਦੇ ਬੋਹੜ ਦੀਆਂ ਜੜ੍ਹਾਂ ਦੁਨੀਆਂ ਪੱਧਰ ਤੇ 
ਧੁਰ ਧਰਾਤਲ ਤੱਕ ਫੈਲ ਚੁੱਕੀਆਂ ਹਨ। ਬੋਹੜ ਦੇ ਠੋਸ ਟਾਹਣੇ ਮਾਝੇ, ਮਾਲਵੇ, ਦੁਆਬੇ, 
ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਜਰਮਨੀ, ਪਾਕਿਸਤਾਨ ਅਤੇ ਅਰਬ ਦੇਸ਼ਾਂ ਵਿੱਚ ਪਹੁੰਚ ਕੇ 
ਮਾਂ ਬੋਲੀ ਪੰਜਾਬੀ ਦੀਆਂ ਠੰਢੀਆਂ-ਮਿੱਠੀਆਂ ਛਾਵਾਂ ਬਖੇਰ ਰਹੇ ਹਨ। 
ਦਲ ਨਹੀ, ਇਹ ਪੰਜਾਬੀ ਮਾਂ ਬੋਲੀ, ਮਾਂ ਧਰਤੀ, ਵਾਤਾਵਰਨ, ਪਾਣੀ, ਆਪਣੀ ਅਮੀਰ 


3/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 0੫੧ ॥॥੨॥॥॥॥1॥2101 ੩0 021016110 1012 000॥॥ 


ਵਿੱਚ ਮਸਰੂਫ਼ ਇੱਕ ਸਰਗਰਮ ਸਮੂਹ ਹੈ। ਪੰਜਾਬੀ ਸੱਥ ਦੀਆਂ ਸੰਸਾਰ ਵਿੱਚ ੫੨ ਇਕਾਈਆਂ 
ਹਨ। ਇਹਨਾਂ ਇਕਾਈਆਂ ਦੇ ਸੇਵਾਦਾਰ ਆਪੋ ਆਪਣੇ ਇਲਾਕਿਆਂ ਵਿੱਚ ਪੰਜਾਬ, ਪੰਜਾਬੀ, 
ਪੰਜਾਬੀਅਤ ਲਈ ਆਪਣੇ ਕਾਰਜਾਂ ਵਿੱਚ ਮਘਨ ਹਨ। ਪੰਜਾਬੀ ਸੱਥ ਦਾ ਆਪਣਾ ਪੰਜ ਨਦ 
ਪ੍ਰਕਾਸ਼ਨ ਹੈ। ਪੰਜਾਬੀ ਸੱਥ ਨੇ ਹੁਣ ਤੱਕ ਖੋਜਾਂ, ਸਫ਼ਰਨਾਮੇ, ਕਿੱਸੇ, ਕਾਵਿ ਸੰਗ੍ਰਹਿ, ਗੁਰਮਤਿ, 
ਸਾਹਿਤ ਦੀਆਂ ੪੫੦ ਤੋਂ ਜਿਆਦਾ ਪੁਸਤਕਾਂ ਛਾਪੀਆਂ ਹਨ। ਬਹੁਤ ਬੇਸ਼ਕੀਮਤੀ ਇਤਿਹਾਸ 
ਜੋ ਖਰੜਿਆਂ ਵਿੱਚ ਪਿਆ ਗਲ਼ ਰਿਹਾ ਸੀ, ਨੂੰ ਛਾਪ ਕੇ ਸੁਰਜੀਤ ਕੀਤਾ ਹੈ। ਵੱਖ ਵੱਖ 
ਇਕਾਈਆਂ ਦੇ ਸੰਚਾਲਕਾਂ ਨੇ ਆਪੋ ਆਪਣੇ ਇਲਾਕਿਆਂ ਦੀਆਂ ਖੋਜਾਂ ਕਰਕੇ ਪੁਸਤਕਾਂ 
ਛਾਪੀਆਂ ਹਨ, ਜੋ ਨਿਰਵਿਘਨ ਜਾਰੀ ਹਨ। ਪੰਜਾਬੀ ਸੱਥ ਵਲੋਂ ਪੁਸਤਕਾਂ “ਗੁਰੂ ਕੇ ਲੰਗਰ” 
ਵਾਂਗ ਲੰਗਰ ਲਾ ਕੇ ਵਰਤਾਈਆਂ ਜਾਂਦੀਆਂ ਹਨ ਅਤੇ ਪਾਠਕਾਂ ਵਲੋ ਸੀਨੇ ਨਾਲ ਲਗਾਈਆਂ 
ਜਾਂਦੀਆਂ ਹਨ ਤੇ ਪੜ੍ਹੀਆਂ ਜਾਂਦੀਆਂ ਹਨ। 
ਹਨ। ਸੱਥ ਨੇ ਸਾਡੀ ਵਿਰਾਸਤ ਨੂੰ ਦਰਸਾਉਂਦਾ ਲਾਂਬੜਾ ਵਿਖੇ ਬਾਕਮਾਲ ਵਿਰਾਸਤ ਭਵਨ ਵੀ 
ਬਣਾਇਆ ਹੈ। ਸੰਸਾਰ ਪੱਧਰ ਤੇ ਕਾਰਜ ਕਰਦੀਆਂ ਸਮੁੱਚੀਆਂ ਇਕਾਈਆਂ ਵਲੋਂ ਆਪਣੇ 
ਅਤੇ ਪ੍ਰਭਾਵਸ਼ਾਲੀ ਸਮਾਗਮ ਰਚਾ ਕੇ ਮਾਣ ਸਨਮਾਨ ਦਿੱਤੇ ਜਾਂਦੇ ਹਨ। ਪੰਜਾਬੀ ਸੱਥ ਦਾ 
ਆਨਲਾਈਨ ਚੈਨਲ “ਵਿਰਸੇ ਦੇ ਵਾਰਿਸ” ਵੀ ਲਗਾਤਾਰ ਚੱਲਦਾ ਹੈ, ਜਿਸ ਵਿੱਚ ਯੂ. ਕੇ. ਤੋਂ 
ਮੋਤਾ ਸਿੰਘ ਸਰਾਏ ਲਗਾਤਾਰ ਵਿਰਸੇ, ਸੱਭਿਆਚਾਰ, ਮਾਂ ਬੋਲੀ ਨਾਲ ਜੁੜਨ ਅਤੇ ਸਮੇਂ ਦੇ 
ਹਾਣੀ ਬਣ ਕੇ ਸਮਾਜ ਨੂੰ ਅਗਾਂਹਵਧੂ ਮਜ਼ਬੂਤ ਕਦਮ ਪੁੱਟਣ ਦੇ ਸਲਾਹ ਮਸ਼ਵਰੇ ਦਿੰਦੇ ਹਨ 
ਅਤੇ ਉੱਤਮ ਦਰਜੇ ਦੀ ਰੌਚਕ ਗੱਲਬਾਤ ਹੁੰਦੀ ਹੈ। 

ਪੰਜਾਬੀ ਸੱਥ ਦੀਆਂ ਆਪਣੀਆਂ ਭਰਾਤਰੀ ਜਥੇਬੰਦੀਆਂ ਵੀ ਹਨ, ਜੋ ਵੱਖ ਵੱਖ 
ਖੇਤਰਾਂ ਵਿੱਚ ਕਾਰਜ ਕਰਦੀਆਂ ਹਨ। ਜਿਹਨਾਂ ਵਿੱਚੋਂ ਪ੍ਰਮੁੱਖ ਤੌਰ ਤੇ ਮਾਈ ਭਾਗੋ ਬ੍ਰਗੇਡ 
ਪਟਿਆਲਾ (ਸੰਚਾਲਕ ਡਾ. ਕੁਲਵੰਤ ਕੌਰ), ਸਾਡਾ ਪੰਜਾਬ ((ਮਾਸਿਕ ਮੈਗਜ਼ੀਨ-ਸੰਪਾਦਕ ਡਾ. 
ਇੰਦਰਜੀਤ ਸਿੰਘ ਘੁੰਗਰਾਲੀ), ਬਾਬਾ ਆਇਆ ਰਿਆੜਕੀ ਕਾਲਜ ਤੁਗਲਵਾਲ, ਚੋਗਿਰਦਾ 
ਸਿੰਘ ਸੀਚੇਵਾਲ ਹਨ। 

ਪੰਜਾਬੀ ਸੱਥ ਦੀਆਂ ਸੰਸਾਰ ਪੱਧਰੀ ੫੨ ਇਕਾਈਆਂ ਵਿੱਚੋਂ ਇੱਕ ਇਕਾਈ ਛੋਟੇ 
ਸਾਹਿਬਜ਼ਾਦਿਆਂ ਨੂੰ ਸਮਰਪਿਤ “ਪੰਜਾਬੀ ਸੱਥ ਸਰਹੰਦ” ਹੈ। ਜਿਸਦੇ ਨਿਗਰਾਨ, ਮੁਖੀ ਜਾਂ 
ਸੇਵਾਦਾਰ ਬਹੁਤ ਹੀ ਪਿਆਰੀ ਗਿਆਨ, ਸਹਿਜਤਾ ਅਤੇ ਪੰਜਾਬੀਅਤ ਦੇ ਰੰਗਾਂ ਵਿੱਚ ਰੰਗੀ ਰੂਹ 
ਸੰਤ ਸਿੰਘ ਸੋਹਲ ਹਨ। ਜੋ ਲਗਨ, ਮਿਹਨਤ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ, 
ਕਵਿਤਾ ਦੀ ਰੂਹ ਵਿੱਚ ਘੁਲੇ ਹੋਏ ਸੱਜਣ ਹਨ। ਜੋ ਆਪਣੇ ਪਹਿਲਾਂ ਛਪ ਚੁੱਕੇ ਨੰ ਕਾਵਿ 
ਸੰਗ੍ਰਹਿਆਂ ਤੋਂ ਬਾਅਦ ੧੦ਵੀਂ ਪੁਸਤਕ “ਸੁਤੰਤਰਤਾ ਸੰਗ੍ਰਾਮ ਦੇ ਮਹਾਂਨਾਇਕ” ਮਹਾਂਕਾਵਿ ਲੈ 

4/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥੨॥॥॥॥1॥2101 ੩0 021016110 1012 000॥॥ 


ਹਾਜ਼ਰ ਹੋਏ ਹਨ। ਉਹਨਾਂ ਦਾ ਸਵਾਗਤ ਹੈ, ਅਭਿਨੰਦਨ ਹੈ, ਉਨ੍ਹਾਂ ਦੀ ਕਲਮ ਨੂੰ ਸਜਦਾ 
ਨਮਨ ਹੈ। 

ਇਤਿਹਾਸ ਮਨੁੱਖਤਾ ਦਾ ਰਾਹ ਦਸੇਰਾ ਹੁੰਦਾ ਹੈ। ਇਤਿਹਾਸ ਲੋਕਾਂ ਦੀ ਉਲਝੀ ਤਾਣੀ 
ਨੂੰ ਰਾਹ ਦਿਖਾਉਣ ਵਾਲਾ ਚਾਨਣ ਹੁੰਦਾ ਹੈ, ਜੋ ਸਮਾਜ ਨੂੰ ਸਹਿਜ ਅਤੇ ਵਿਕਾਸ ਦੇ ਰਸਤਿਆਂ 
ਤੇ ਤੋਰਦਾ ਹੈ। ਇਤਿਹਾਸਕ ਮਹਾਂਕਾਵਿ ਲਿਖਣਾ ਕੋਈ ਸੌਖਾ ਕਾਰਜ ਨਹੀਂ ਹੈ। ਪੰਜਾਬੀ ਦੇ 
ਮਹਾਨ ਵਿਦਵਾਨ, ਲੋਕ ਗੀਤਾਂ ਦੇ ਖੋਜੀ ਸ੍ਰੀ ਦਵਿੰਦਰ ਸਤਿਆਰਥੀ ਜੀ ਦਾ ਮਹਾਂਕਾਵਿ ਦੇ 
ਕਵੀ ਬਾਰੇ ਕਥਨ ਹੈ- 

“ਕਿਸੇ ਵੀ ਮਹਾਂਕਾਵਿ ਦੀ ਰਚਨਾ ਬਹੁਤ ਅਧਿਐਨ ਦੀ ਮੰਗ ਕਰਦੀ ਹੈ, ਕਈ 
ਭਾਸ਼ਾਵਾਂ ਦੇ ਗਿਆਨ ਦੀ ਲੋੜ ਪੈਂਦੀ ਹੈ। ਕਵੀ ਨੇ ਬਹੁਤ ਕੁਝ ਤੱਕਿਆ ਹੋਵੇ, ਬਹੁਤ ਕੁਝ 
ਅਨੁਭਵ ਕੀਤਾ ਹੋਵੇ। ਸਾਹਿਤ ਦੀ ਪੂਰੀ ਪਰੰਪਰਾ ਨੂੰ ਬੱਤੀ ਧਾਰਾਂ ਵਾਲੀ ਮਾਂ ਸਮਝ ਕੇ ਉਸ ਨੇ 
ਉਸਦਾ ਕੱਚਾ ਦੁੱਧ ਪੀਤਾ ਹੋਵੇ, ਤਾਂ ਜਾ ਕੇ ਕਵੀ ਵਿੱਚ ਇਹ ਸ਼ਕਤੀ ਆ ਸਕਦੀ ਹੈ ਕਿ ਉਹ 
ਕਿਸੇ ਮਹਾਂਕਾਵਿ ਦੀ ਰਚਨਾ ਨੂੰ ਹੱਥ ਪਾ ਸਕੇ। ” 

ਸੰਤ ਸਿੰਘ ਸੋਹਲ ਦਾ ਇਹ ਮਹਾਂਕਾਵਿ ਸੁਤੰਤਰਤਾ ਸੰਗਰਾਮ ਦੇ ਮੋਢੀ ਸਤਿਗੁਰੂ ਰਾਮ 
ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਇਹ ਮਹਾਂਕਾਵਿ ਉਨ੍ਹਾਂ ਦੇਸ਼ ਭਗਤਾਂ ਨੂੰ 
ਸਮਰਪਿਤ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੇ ਖੂਨ ਦਾ ਕਤਰਾ ਕਤਰਾ ਵਹਾਅ ਦਿੱਤਾ, ਤੋਪਾਂ 
ਅੱਗੇ ਛਾਤੀਆਂ ਤਾਣ ਕੇ ਤੂੰਬਾ ਤੂੰਬਾ ਹੋ ਉੱਡ ਗਏ, ਫਾਂਸੀਆਂ ਦੇ ਲਟਕ ਗਏ, ਕਾਲੇ ਪਾਣੀ 
ਦੀਆਂ ਕਾਲ ਕੋਠੜੀਆਂ ਵਿੱਚ ਸ਼ਹੀਦ ਹੋ ਗਏ ਅਤੇ ਅਮਰ ਹੋ ਗਏ। 
ਇਸ ਮਹਾਂਕਾਵਿ ਵਿੱਚ ਸੰਤ ਸਿੰਘ ਸੋਹਲ ਨੇ ਆਜ਼ਾਦੀ ਸੰਗਰਾਮ ਦੇ ਝੰਡਾਬਰਦਾਰ ਸਤਿਗੁਰੂ 


ਕੇ 
੩੩ 
ਹਰ, 


ਪੰਜਾਬ ਦੀ ਧਰਤੀ ਤੋਂ ਮੁਰਝਾ ਚੁੱਕੀ ਗੁਰਸਿੱਖੀ ਅਤੇ ਭਾਰਤ ਦੀ ਆਜ਼ਾਦੀ ਲਈ 
ਸਿੰਘ ਨੇ ਹੈਰਾਨ ਕਰ ਦੇਣ ਵਾਲੇ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ ਹੈ, ਉਸ ਮੁਤਾਬਕ ਇਸ 
ਜੁੱਗ ਪਲਟਾਊ ਜਵਾਹਰਭਾਟੇ ਦੀ ਜਾਣਕਾਰੀ ਆਮ ਲੋਕਾਂ ਤੱਕ ਨਹੀ ਪਹੁੰਚ ਸਕੀ । 
ਇਤਿਹਾਸਕ ਤੱਥਾਂ ਨੂੰ ਸਮਝਣ ਲਈ ਉਸ ਵਕਤ ਦੇ ਸਮਕਾਲੀ ਇਤਿਹਾਸ ਵੱਲ ਨਜ਼ਰ ਮਾਰੀਏ 
ਤਾਂ ੨੯ ਮਾਰਚ ੧੮੪੯ ਈ. ਨੂੰ ਪੰਜਾਬ ਦੀ ਆਜ਼ਾਦ ਖਾਲਸਾ ਹਕੂਮਤ ਦਾ ਆਖਰੀ ਦਰਬਾਰ 
ਸਜਿਆ। ਅੰਗਰੇਜ਼ ਅਧਿਕਾਰੀ ਇਲੀਅਟ ਅਤੇ ਸਰ ਲਾਰੈਂਸ ਵਲੋਂ ਘੋਸ਼ਣਾ ਪੱਤਰ ਤੇ 
ਦਸਤਖਤ ਕਰਵਾ ਕੇ ਖਾਲਸਾ ਰਾਜ ਦੇ ਆਖਰੀ ਮਹਾਰਾਜਾ, ਮਹਾਰਾਜਾ ਦਲੀਪ ਸਿੰਘ ਨੂੰ ਗੱਦੀ 
ਤੋਂ ਉਤਾਰ ਦਿੱਤਾ ਗਿਆ। ਲਾਹੌਰ ਦੇ ਸ਼ਾਹੀ ਕਿਲੇ ਤੋਂ ਖਾਲਸਾ ਰਾਜ ਦਾ ਕੇਸਰੀ ਝੰਡਾ ਉਤਾਰ 
ਕੇ ਅੰਗਰੇਜ਼ ਹਕੂਮਤ ਦਾ ਝੰਡਾ ਲਹਿਰਾ ਦਿੱਤਾ ਗਿਆ। ਨਾਨਕਸ਼ਾਹੀ, ਗੁਰੂ ਗੋਬਿੰਦ ਸਿੰਘ ਅਤੇ 
ਹਰੀ ਸਿੰਘ ਨਲਵਾ ਨਾਵਾਂ ਦੇ ਸ਼ਾਹੀ ਸਿੱਕੇ ਬੰਦ ਕਰਕੇ ਅੰਗਰੇਜ਼ ਨੇ ਆਪਣੀ ਕਰੰਸੀ ਪ੍ਰਚੱਲਤ 

5 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 40 021016110 1012 000॥॥ 


ਕਰ ਦਿੱਤੀ। ਅੰਗਰੇਜ਼ ਨੇ ਹਰਿਮੰਦਰ ਸਾਹਿਬ ਅਤੇ ਸਿੱਖਾਂ ਦੇ ਗੁਰਦੁਆਰਿਆਂ ਦੀਆਂ 
ਸਥਾਪਿਤ ਕਰ ਦਿੱਤੇ। ਅੰਗਰੇਜ਼ ਗਵਰਨਰ ਡਲਹੌਜੀ ਨੇ ਗੁਰਸਿੱਖ ਦੇਸ਼ ਭਗਤ ਬਾਬਾ ਬੀਰ 
ਬਾਗੀ ਸੁਰ ਨੂੰ ਖਤਮ ਕਰਕੇ ਇਹ ਦਾਅਵਾ ਕਰ ਦਿੱਤਾ ਸੀ ਕਿ ਰਾਜਨੀਤਕ ਪੱਖ ਤੋਂ ਸਿੱਖਾਂ ਦੀ 
ਹੋਂਦ ਖਤਮ ਕਰ ਦਿੱਤੀ ਗਈ ਹੈ। 
ਇਸ ਸਮੇਂ ਸਿੱਖ ਰਾਜ ਦਾ ਪਤਨ, ਸ਼ਾਹੀ ਪਰਿਵਾਰ ਵਿੱਚ ਹੋਏ ਕਤਲੇਆਮ ਦੇ 
ਇਤਿਹਾਸ ਦਾ ਵਰਨਣ ਸੰਤ ਸਿੰਘ ਸੋਹਲ ਨੇ ਇਸ ਮਹਾਂਕਾਵਿ ਵਿੱਚ ਪਹਿਲੇ ਸਰਗ ਵਿੱਚ ਇਨ੍ਹਾਂ 
ਸ਼ਬਦਾਂ ਨਾਲ ਕੀਤਾ ਹੈ- 
ਲੈਲਾ ਕਹਾਣਾਂ ਤਨ ਦੀ; ਛੇਰ /ਲੋਥਾਂ ਪੁਸੰਨ/ 
/ਏੱਕ ਝਾਤੀ /ਇ/ਤਹਾਨ ਤੇ. /ਲੈਥਾਂ ਗਨ ਦੇ ਰੰਨ/ ” 
ਅੱਤਿਆਚਾਰੀ ਅੰਗਰੇਜ਼ ਦੀ ਘੋਰ ਗ਼ੁਲਾਮੀ ਦੇ ਸਮੇਂ ਵਿੱਚ ਜਦੋਂ ਅੰਗਰੇਜ਼ ਖਿਲਾਫ਼ 
ਕੋਈ ਉੱਗਲ ਕਰਨ ਦੇ ਵੀ ਸਮਰੱਥ ਨਹੀ ਸੀ ਰਿਹਾ, ਉਦੋਂ ਮਹਾਰਾਜਾ ਰਣਜੀਤ ਸਿੰਘ ਦੀ 
ਸਿੱਖ ਫੌਜ ਦੇ ਮਹਾਨ ਸਿਪਾਹੀ ਗੁਰੂ ਰਾਮ ਸਿੰਘ ਜੀ ਨੇ ਖਾਲਸਾ ਰਾਜ ਨੂੰ ਮੁੜ ਸਥਾਪਿਤ ਕਰਨ 
ਦਾ ਬੀੜਾ ਚੁੱਕਿਆ। ਗੁਰੂ ਰਾਮ ਸਿੰਘ ਨੇ ਖਾਲਸਾ ਰਾਜ ਦੇ ਚਲੇ ਜਾਣ ਦੇ ਕਾਰਨਾਂ ਦਾ ਆਤਮ 
ਚਿੰਤਨ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਜਿੱਤ ਖਾਲਸੇ ਤੇ ਇਹ ਕੀ ਭਾਣਾ ਵਾਪਰ 
ਗਿਆ ਹੈ? ਤੇ ਉਹ ਆਖਰ ਇਸ ਸਿੱਟੇ ਤੇ ਪਹੁੰਚੇ ਕਿ ਖਾਲਸਾ ਗੁਰਮਤਿ ਮਾਰਗ ਤੋਂ ਭਟਕ 
ਗਿਆ ਹੈ, ਗੁਰਬਾਣੀ ਨਾਲੋਂ ਟੁੱਟ ਗਿਆ ਹੈ। ਜਿਸਦੀ ਪੁਸ਼ਟੀ ਸ੍ਰੀ ਦਰਬਾਰ ਸਾਹਿਬ 
ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਸ੍ੀ ਮਾਨ ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਆਪਣੀ ਕਾਵਿ 
ਲਿਖਤ ਵਿੱਚ ਇਨ੍ਹਾਂ ਸ਼ਬਦਾਂ ਨਾਲ ਕਰਦੇ ਹਨ- 
77% ਨਾ ਨੰਭਾਲ ਸਕੇ ਰਾਜ ਭਾਨ ਭਾਰਾ ਆ / 
ਭਾਰਾ ਨੰ ਲੇਸ਼ਾਰਾ; ਪੰਥ ਗਾਰ ਗ੍ਰੀਨ ਗੱਲਾ; 
ਛਡ ਭਾਰ ਰੀਤੀ ਕੁਠੀੰਤੀਆਂ ਨੂੰ ਧਾਰਾ ਡੰ/ 
ਲਾਰਾ ਨੰ ਨਾ ਕੱਲ: ਤਦ' ਸਦਾ ਕਰਤਾਰ /ਨ%); 
ਡਾਵਾਡਲ ਹੌਟ /ਨਹਾ, ੰਥ ਲੇ ਸਹਾਰਾ .ਨੀ/ 
ਕਲਾ ਵਰਤਾਲਾੀ #ਹਾਰਾਜ ਨੇ ਸਗਾਲੀ ਲੱਤ; 
ਭੈਣਾਂ ਨਡ ਲੰਚ 25; ਭਾਨ ਨਿਆਰਾ ਆੰ/ ” 
ਪੰਜਾਬ ਦੇ ਬਹੁਤੇ ਗੁਰਦੁਆਰੇ ਅਤੇ ਗੁਰਦੁਆਰਿਆਂ ਦੇ ਪ੍ਰਬੰਧਕ ਅੰਗਰੇਜ਼ਾਂ ਦੇ ਗ਼ੁਲਾਮ ਹੋ ਚੁੱਕੇ 
ਸਨ। ਗੁਰਦੁਆਰਿਆਂ ਵਿੱਚ ਗੁਰ ਮਰਿਯਾਦਾ ਦਾ ਪਤਨ ਹੋ ਚੁੱਕਾ ਸੀ। ਪੰਜਾਬ ਦੇ ਧਾਰਮਿਕ 
ਸਥਾਨਾਂ ਚੋਂ ਗੁਰ ਮਰਿਆਦਾ ਦਾ ਪਤਨ ਹੋਣ ਕਾਰਨ ਗੁਰਸਿੱਖੀ ਅਤੇ ਗੁਰ ਮਰਿਆਦਾ ਨੂੰ ਮੁੜ 
ਪ੍ਰਫੁਲਿਤ ਕਰਨ ਲਈ ਗੁਰੂ ਰਾਮ ਸਿੰਘ ਨੇ ਮੁਕਤਸਰ ਜ਼ਿਲ੍ਹੇ ਦੇ ਮਧੀਰ ਪਿੰਡ ਦੇ ਉੱਘੇ 
6/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥102101 40 021016110 1012 000॥॥ 


ਵਿਦਵਾਨ ਭਾਈ ਰਾਇ ਸਿੰਘ ਨੂੰ ਰਹਿਤ ਮਰਿਯਾਦਾ ਲੈ ਕੇ ਆਉਣ ਲਈ ਤਖਤ ਸ੍ਰੀ ਹਜ਼ੂਰ 
ਸਾਹਿਬ ਭੇਜਿਆ। 

ਗੁਰੂ ਰਾਮ ਸਿੰਘ ਜੀ ਨੇ ਖਾਲਸਾ ਰਾਜ ਦੇ ਚਲੇ ਜਾਣ ਤੋਂ ਸਿਰਫ ਅੱਠ ਸਾਲ ਚੌਦਾਂ 
ਦਿਨ ਬਾਅਦ ਆਪਣੇ ਖਾਲਸਾ ਫੌਜ ਦੇ ਸਾਥੀਆਂ, ਖਾਲਸਾ ਰਾਜ ਦੇ ਹਿਤੈਸ਼ੀਆਂ ਅਤੇ ਸਿੱਖ 
ਸੰਗਤ ਦਾ ਇੱਕ ਸੰਗਠਨ ਤਿਆਰ ਕਰਕੇ ੧੨ ਅਪ੍ਰੈਲ ੧੮੫੭ ਈ. ਨੂੰ ਵਿਸਾਖੀ ਵਾਲੇ ਦਿਨ 
ਲੁਧਿਆਣੇ ਜ਼ਿਲ੍ਹੇ ਦੇ ਪਿੰਡ ਭੈਣੀ ਸਾਹਿਬ ਵਿਖੇ ਦਸਮੇਸ਼ ਪਿਤਾ ਜੀ ਦੀ ਹਜ਼ੂਰ ਸਾਹਿਬ ਤੋਂ 
ਲਿਆਂਦੀ ਮਰਿਯਾਦਾ ਮੁਤਾਬਕ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਕੂਕਾ ਅੰਦੋਲਨ ਦੀ 
ਨੀਂਹ ਰੱਖੀ। ਅਮਨ ਆਜ਼ਾਦੀ ਅਤੇ ਸ਼ਾਂਤੀ ਦਾ ਪ੍ਰਤੀਕ ਚਿੱਟਾ ਝੰਡਾ ਲਹਿਰਾ ਦਿੱਤਾ ਅਤੇ 
ਗੁਰਮਤਿ ਦੇ ਪਰਚਾਰ ਦਾ ਅਜਿਹਾ ਪ੍ਰਸਾਰ ਕੀਤਾ ਕਿ ਜਿਸ ਨਾਲ ਪਿੰਡਾਂ ਦੇ ਪਿੰਡ ਲੋਕ ਇਸ 
ਸੰਤ ਖਾਲਸਾ ਕੂਕਾ ਲਹਿਰ ਨਾਲ ਜੁੜ ਕੇ ਨਾਮਧਾਰੀ ਸਜਣ ਲੱਗੇ। ਸਿੱਖ ਪੰਥ ਤੇ ਪਤਝੜ ਤੋਂ 
ਬਾਅਦ ਫਿਰ ਬਹਾਰਾਂ ਟਹਿਕਣ ਮਹਿਕਣ ਲੱਗੀਆਂ। ਗੁਰੂ ਰਾਮ ਸਿੰਘ ਦੇ ਆਗਮਨ ਸਬੌਂਧੀ 
ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ- 

ਸੈੱਲਾਂ ਲਾਗ, /ਕਜਾਂ ਜਦ ਨੁ ਨਨ; ਭਲਨ ਪੱਤਰ ਨੈਨ ਛਾਇਆ/ 
ਰ&' ਲਸੰਤ ਦਾ ਧਾਰ ਕੇ ਲਾਲ ਨ ਕਸੰਤ ਦੇ ਆ7ਇਆ/ ? 

ਗੁਰੂ ਰਾਮ ਸਿੰਘ ਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕੋਨੇ ਕੋਨੇ ਵਿੱਚ ਵਸੀਹ ਪੈਮਾਨੇ ਤੇ 
ਗੁਰਮਤਿ ਦਾ ਪ੍ਰਚਾਰ ਕੀਤਾ। ਲੋਕਾਂ ਵਿੱਚ ਸਵੈਮਾਨ ਦਾ ਮਾਦਾ ਭਰਿਆ। ਲੋਕਾਂ ਨੂੰ ਨਾਮ ਅਤੇ 
ਬਾਣੀ ਨਾਲ ਜੋੜ ਕੇ ਉਨ੍ਹਾਂ ਵਿੱਚ ਅਣਖ, ਗੈਰਤ, ਆਪਣੇ ਹੱਕਾਂ ਦੀ ਰਾਖੀ ਕਰਨ ਅਤੇ 
ਆਜ਼ਾਦੀ ਪ੍ਰਾਪਤੀ ਲਈ ਨਵੀਂ ਰੂਹ ਫੂਕ ਦਿੱਤੀ । ਗੁਰੂ ਰਾਮ ਸਿੰਘ ਜੀ ਨੇ ਅੰਧ ਵਿਸ਼ਵਾਸ ਅਤੇ 
ਇਖਲਾਕ, ਆਜ਼ਾਦੀ ਅਤੇ ਪਵਿੱਤਰ ਭਾਵਨਾਵਾਂ ਨੇ ਜਨਮ ਲਿਆ। ਗੁਰੂ ਰਾਮ ਸਿੰਘ ਨੇ 
ਮਹਾਰਾਣੀ ਜਿੰਦਾਂ ਦੇ ਦਿਵਾਨ, ਜੋ ਕੂਕਾ ਅੰਦੋਲਨ ਦੀਆਂ ਸਰਗਰਮੀਆਂ ਵਿੱਚ ਕੁੱਦ ਪਏ ਸਨ, 
ਦੀ ਆਫ਼ਤਾਬ ਪ੍ਰੈਸ ਲਾਹੌਰ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਪਵਾ ਕੇ ਥਾਂ`ਥਾਂ 
ਧਰਮਸ਼ਾਲਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ। ਪੋਥੀਆਂ ਛਪਵਾ ਕੇ ਲੋਕਾਂ 
ਵਿੱਚ ਵੰਡ ਕੇ ਨਾਮ ਅਤੇ ਗੁਰਬਾਣੀ ਨਾਲ ਜੋੜਿਆ। ਉਸ ਸਮੇਂ ਦੇ ਉੱਘੇ ਵਿਦਵਾਨ ਗਿਆਨੀ 
ਗਿਆਨ ਸਿੰਘ ਨਾਮਧਾਰੀ ਦਿਵਾਨਾਂ ਵਿੱਚ ਕਥਾ ਵੀ ਕਰਦੇ ਰਹੇ। ਉਹ ਉਸ ਸਮੇਂ ਦੇ ਅੱਖੀ' 


ਕਾਠ ਹੈ' ਹਨ ਪਾਨ ਗ੍ਰੰਥ ਗ੍ਰ ਲੀ ਕੇ ਹੈ? 
ਦਸ?” ਗ੍ਰ ਦੇ ਨੰਘ ਨਾਇਕਾ ਸਹ ਹੈ'.ਗੱਨ੍‌ 
7/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0 0੫੧ ॥੨॥॥॥॥102101 40 021016110 10112 000॥॥ 


ਭਾਲਨਾ ਫਲਆ ਰਾਜ ਲੈਲੇ ਕੰ #ਚਕੇ ਟੈੱ/ 

ਹੇਰੇ ਲੈਸ ਲੱਖਨ ਹੈ' ਤੇਰੇ ਤੋਲੇ ਨਰਨ ਨ%; 

ਐਸੇ ਪਗਨੈੱ ਹੀ ਆਲਧ ਨ&% ਕੂਲੇ ਹੈ? ” 
ਵੱਟਾ ਕਰਨ, ਬਾਲ ਵਿਆਹ ਵਰਗੀਆਂ ਕੁਰੀਤੀਆਂ ਪ੍ਰਚੱਲਤ ਸਨ। _ਗੁਰੂ ਰਾਮ ਸਿੰਘ ਨੇ 
ਆਵਾਜ਼ ਬੁਲੰਦ ਕਰਦਿਆਂ ਇਸ ਘਿਨਾਉਣੇ ਅਪਰਾਧਾਂ ਵਿਰੁੱਧ ਆਵਾਜ਼ ਉਠਾਈ। ਗੁਰੂ ਰਾਮ 
ਸਿੰਘ ਨੇ ਕੁੜੀ ਮਾਰਨ, ਵੇਚਣ, ਵੱਟਾ ਕਰਨ ਵਾਲੇ ਲਈ ਸੰਗਤ ਵਿੱਚ ਆਉਣ ਤੇ ਪਾਬੰਦੀ ਲਾ 
ਦਿੱਤੀ। ਗੁਰੂ ਰਾਮ ਸਿੰਘ ਨੇ ਬਾਲ ਵਿਆਹ ਤੇ ਪਾਬੰਦੀ ਲਗਾ ਕੇ ਨਾਮਧਾਰੀ ਇਕੱਠਾਂ ਵਿੱਚ 
ਵਿਧਵਾ ਵਿਆਹ ਪ੍ਰਚੱਲਤ ਕੀਤੇ। ਦਾਸੀ ਬਣ ਚੁੱਕੀ ਔਰਤ ਨੂੰ ਮਰਦ ਦੀ ਬਰਾਬਰਤਾ ਦਾ 
ਰੁਤਬਾ ਦਿੰਦਿਆਂ ਇਤਿਹਾਸ ਵਿੱਚ ਪਹਿਲੀ ਵਾਰ ੧ ਜੂਨ ੧੮੬੩ ਈ. ਨੂੰ ਲੁਧਿਆਣਾ ਜ਼ਿਲ੍ਹੇ ਦੇ 
ਪਿੰਡ ਸਿਆਹੜ ਵਿਖੇ ਬੀਬੀਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਸਿੰਘਣੀਆਂ ਸਜਾ ਦਿੱਤਾ। ਪੰਡਤ 
ਪ੍ਰਹਤਾਂ ਦੁਆਰਾ ਪ੍ਰਚੱਲਤ ਮਹਿੰਗੀਆਂ ਵਿਆਹ ਰਸਮਾਂ ਨੂੰ ਬੰਦ ਕਰ ਕੇ ੩ ਜੂਨ ੧੮੬੩ ਈ. ਨੰ 
ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖੋਟੇ (ਅੱਜ ਕੱਲ੍ਹ ਜ਼ਿਲ੍ਹਾ ਮੋਗਾ) ਵਿਖੇ ਅਨੰਦ ਕਾਰਜ ਦੀ ਰਸਮ ਦਾ 
ਆਗ਼ਾਜ਼ ਕੀਤਾ। ਹਥਲੇ ਮਹਾਂਕਾਵਿ ਵਿੱਚ ਸੰਤ ਸਿੰਘ ਸੋਹਲ ਜੀ ਨੇ ਗਿਆਰ੍ਹਵੇਂ ਸਰਗ ਵਿੱਚ 
ਇਸ ਉਸਾਰੂ ਕਦਮ ਨੂੰ ਇੰਝ ਬਿਆਨ ਕੀਤਾ ਹੈ- 

“ਜਨ ਅਠਾਰਾਂ ਸੰ ਤਰੇਹਟ ਦੀ ਵਾਰਤਾ /ਗ, 


ਉਨ ਸੀ. ਐਸ. ਵਿ 
“ਸੱਚੀ ਗੱਲ ਤਾਂ ਇਹ ਹੈ ਕਿ ਭਾਰਤ ਵਰਸ਼ ਦੀ ਹਜ਼ਾਰਾਂ ਵਰ੍ਹਿਆਂ ਦੀ ਤਵਾਰੀਖ 

ਮਨੌਰਥ ਦਾ ਨਿਸ਼ਾਨਾ ਇਤਨਾ ਹਮਾਗੀਰ ਤੇ ਉੱਚਾ ਰੱਖਿਆ ਹੋਵੇ। ਗੁਰੂ ਗੋਬਿੰਦ ਸਿੰਘ ਤੋਂ ਪਿੱਛੋਂ 

ਇਸ ਕਿਸਮ ਦੀ ਦਲੇਰ ਆਤਮਾ ਵਾਲਾ ਪੁਰਖ ਭਾਰਤ ਵਿੱਚ ਬਾਬਾ ਰਾਮ ਸਿੰਘ ਹੀ ਹੋਇਆ 

ਹੈ। ਬਾਬਾ ਰਾਮ ਸਿੰਘ ਹਿੰਦੋਸਤਾਨ ਵਿੱਚ ਇੱਕ ਬੜੇ ਸੁਧਾਰਕ ਤੇ ਰਾਹਨੁਮਾ ਹੋਏ ਹਨ, ਜਿਨ੍ਹਾਂ 

ਨੇ ਸਮਾਜ ਵਿੱਚ ਮਰਦ ਤੇ ਇਸਤਰੀ ਦੀ ਸੰਪੂਰਨ ਤੇ ਮੁਕੰਮਲ ਬਰਾਬਰਤਾ ਦਾ ਪ੍ਰਚਾਰ ਕੀਤਾ ਤੇ 

ਆਪਣੇ ਪ੍ਰਚਾਰ ਵਿੱਚ ਸਫਲ ਹੋਏ। ਜੋ ਉਹਨਾਂ ਨੇ ਦੇਸ਼ ਤੇ ਜਾਤੀ ਲਈ ਹੋਰ ਮਹਾਨ ਕੰਮ ਕੀਤੇ 

8/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥1॥2101 40 021016110 1012 000॥॥ 


ਸਮਾਜ ਵਿੱਚ ਬਰਾਬਰ ਦੇ ਹੱਕਦਾਰ ਹਨ। ਉਹਨਾਂ ਨੂੰ ਸੰਸਾਰ ਭਰ ਦੇ ਸ਼੍ਰੋਮਣੀ ਸੁਧਾਰਕਾਂ ਦੀ 
ਸਫ਼ ਵਿੱਚ ਖੜ੍ਹਾ ਕਰ ਦਿੰਦਾ ਹੈ। ” 

੧੮੬੩ ਈ.. ਵਿੱਚ ਅਨੰਦ ਕਾਰਜ ਦੀ ਰਸਮ ਦਾ ਆਗਾਜ਼ ਹੋ ਜਾਣ ਨਾਲ ਪੰਡਿਤ 
ਆਉਣ ਲੱਗਾ। ਉਹਨਾਂ ਇਕੱਠੇ ਹੋ ਕੇ ਬਾਘਾ ਪੁਰਾਣਾ ਦੇ ਥਾਣੇ ਵਿੱਚ ਗੁਰੂ ਰਾਮ ਸਿੰਘ ਖਿਲਾਫ਼ 
ਰਿਪੋਰਟ ਦਰਜ ਕਰਵਾ ਦਿੱਤੀ। ਗੁਰੂ ਰਾਮ ਸਿੰਘ ਜੀ ਦੀ ਦਿਨੋ ਦਿਨ ਵਧਦੀ ਲੋਕਪ੍ਰਿਯਤਾ ਨੂੰ 
ਵੇਖ ਕੇ ਅੰਗਰੇਜ਼ ਪਹਿਲਾਂ ਹੀ ਭੈਅਭੀਤ ਸਨ। ਸਰਕਾਰ ਨੇ ਗੁਰੂ ਰਾਮ ਸਿੰਘ ਨੂੰ ਪਿੰਡ ਖੋਟੇ ਤੋਂ 
ਪੁਲਿਸ ਪਹਿਰੇ ਹੇਠ ਭੈਣੀ ਸਾਹਿਬ ਪਹੁੰਚਾਇਆ ਅਤੇ ਉਨ੍ਹਾਂ `ਤੇ ਭੈਣੀ ਸਾਹਿਬ ਤੋਂ ਬਾਹਰ 
ਜਾਣ ਤੇ ਪਾਬੰਦੀ ਲਗਾ ਦਿੱਤੀ। ਗੁਰੂ ਰਾਮ ਸਿੰਘ ਨੇ ਆਪਣੇ ਵਿਸ਼ਵਾਸ ਪਾਤਰ, ਨਿਕਟਵਰਤੀ, 
ਸੁਘੜ ਸੱਜਣ ਜਿਨ੍ਹਾਂ ਵਿੱਚ ਕੁਝ ਉਨ੍ਹਾਂ ਦੇ ਫੌਜੀ ਜੀਵਨ ਦੇ ਸਾਥੀਆਂ ਸਮੇਤ ਗੁਰਸਿੱਖ ੨੨ ਸੂਬੇ 
ਆਪਣੀ ਹੋਂਦ ਨੂੰ ਪਛਾਨਣ ਦਾ ਪ੍ਰਚਾਰ ਕਰਦੇ। ਸੰਤ ਸਿੰਘ ਸੋਹਲ ਜੀ` ਨੇ ਸੂਬਿਆਂ ਦੀ 
ਸਥਾਪਨਾ ਦਾ ਸੁੰਦਰ ਵਰਨਣ ਇੰਝ ਕੀਤਾ ਹੈ- 

'ਨਲੇ /ਇਹ ਨਆਨੰਦੇ ਅਨ ਗਾਰਾਂ ਦੇ ਲੀ, 
ਹਰਾ ਕੌਲਾਂ ਆਪਣਾ ਕਰਨ ਕਆਣੇ ਨਲਾ/ 
ਨੰ ਲੇ ਨੇ ਹਦਾਏਤਾ ਲੀ ਡਰਾਂ ਕੋਲੋਂ 
ਹਰਾ ਕੌਲੀੰ ਸ਼ 'ਤੇ ਛੱਲ ਚੜਾ ਨਲਾ/ 
ਹਲੇ /ਏਹ ਕਈ ਸਾਲੀ ਫੰਜ ਦੇ ਗਨ 
ਨਾਹ ਵੇਦਾਂਤੀ ਕੌਲੀਂ ਨ ਸਪਾਣੇ ਨਲਾ/ 
ਹਨ ਧਰ% ਦੇ ਹਾ ਸਨ ਸਭੇ ਅਗੇ, 
ਓਘਆ ਨਨ ਗੰਕੈਂਟ ਹਰ ਗਾਣੇ ਨਲਾ/ ” 

ਗੁਰੂ ਰਾਮ ਸਿੰਘ ਜਾਣਦੇ ਸਨ ਕਿ ਅੰਗਰੇਜ਼ ਹਕੂਮਤ ਨਾਲ ਅਸੀ ਹਥਿਆਰਾਂ ਨਾਲ 
ਨਹੀਂ ਭਿੜ ਸਕਦੇ, ਇਸ ਲਈ ਉਨ੍ਹਾਂ ਅੰਗਰੇਜ਼ ਵਿਰੁੱਧ ਨਾ ਮਿਲਵਰਤਨ ਤੇ ਸਵਦੇਸ਼ੀ ਦਾ 
ਹਥਿਆਰ ਵਰਤਿਆ। ਜਿਸ ਨਾਲ ਜਾਗ੍ਰਿਤ ਹੇ ਚੁੱਕੇ ਲੋਕਾਂ ਨੇ ਅੰਗਰੇਜ਼ੀ ਸਕੂਲਾਂ, ਅਦਾਲਤਾਂ, 
ਡਾਕ ਘਰਾਂ, ਅੰਗਰੇਜ਼ ਦੀਆਂ ਮਿੱਲ੍ਹਾਂ ਦੇ ਬਣੇ ਕੱਪੜੇ ਦਾ ਬਾਈਕਾਟ ਕਰ ਦਿੱਤਾ। ਰੇਲਾਂ ਦਾ 
ਬਾਈਕਾਟ ਕਰਕੇ ਰੇਲਾਂ `ਤੇ ਚੜ੍ਹਨਾ ਬੰਦ ਕਰ ਦਿੱਤਾ। ਅੰਗਰੇਜ਼ ਸਰਕਾਰ ਦੀਆੰ ਨੌਕਰੀਆਂ 
ਕਰਦੇ ਕੂਕਾ ਅੰਦੋਲਨ ਵਿੱਚ ਸਰਗਰਮ ਲੋਕਾਂ ਨੇ ਨੌਕਰੀਆਂ ਤੋਂ ਅਸਤੀਫੇ ਦੇ ਦਿੱਤੇ। ਅਦਾਲਤੀ 
ਫੈਸਲਿਆਂ ਦੀ ਥਾਂ ਪੰਚਾਇਤੀ ਫੈਸਲੇ ਹੋਣ ਲੱਗੇ, ਜਿਸ ਲਈ ਸੂਬਾ ਗਿਆਨੀ ਰਤਨ ਸਿੰਘ ਨੂੰ 
ਜੱਜ ਨਿਯੁਕਤ ਕਰ ਦਿੱਤਾ। ਸੂਬਾ ਸਾਹਿਬ ਸਿੰਘ ਦੀ ਕਮਾਨ ਹੇਠ ਡਾਕ ਪ੍ਰਬੰਧ ਅਤੇ ਵਿਦੇਸ਼ੀ 
ਸੰਪਰਕ, ਸ੍ਰ, ਹੀਰਾ ਸਿੰਘ ਸਢੋਰਾ ਦੀ ਕਮਾਨ ਹੇਠ ਕੂਕਾ ਪਲਟਨ ਕਾਇਮ ਕੀਤੀ, ਸੂਬਾ 
ਰਾਜਾਂ ਨਾਲ ਭਾਰਤ ਦੀ ਆਜ਼ਾਦੀ ਲਈ ਰਾਬਤਾ ਕਾਇਮ ਕਰਨ ਲਈ ਰਾਜਦੂਤ ਨਿਯੁਕਤ ਕਰ 
ਦਿੱਤਾ। ਗੁਰੂ ਰਾਮ ਸਿੰਘ ਦੇ ਦੂਤ ਸੂਬਿਆਂ ਨੇ ਰੂਸ, ਕਸ਼ਮੀਰ, ਨੇਪਾਲ, ਹੈਦਰਾਬਾਦ, ਲਖਨਊ 

9 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥1॥2101 ੩0 021016110 1012 000॥॥ 


ਦੇ ਰਾਜਿਆਂ ਨਾਲ ਆਜ਼ਾਦੀ ਸੰਬੰਧੀ ਚਰਚਾ ਸ਼ੁਰੂ ਕਰ ਦਿੱਤੀ। ਪੜ੍ਹਾਈ ਡੇਰਿਆਂ ਅਤੇ 
ਧਰਮਸ਼ਾਲਾਵਾਂ ਵਿੱਚ ਹੋਣ ਲੱਗੀ। ਰੇਲ ਗੱਡੀਆਂ ਦੀ ਥਾਂ ਲੋਕ ਊਠਾਂ, ਗੱਡਿਆਂ, ਘੋੜਿਆਂ ਅਤੇ 
ਤਾਂਗਿਆਂ ਦੀ ਸਵਾਰੀ ਕਰਨ ਲੱਗੇ। ਨਾਮਧਾਰੀ ਜਥੇਦਾਰਾਂ ਪ੍ਰਚਾਰਕਾਂ ਨੇ ਪਿੰਡਾਂ ਵਿੱਚ ਲੱਗਦੇ 
ਦਿਵਾਨਾਂ ਵਿੱਚ ਹੱਲੇ ਦੇ ਅਜਿਹੇ ਸ਼ਬਦ ਗਾਉਣੇ ਸ਼ੁਰੂ ਕਰ ਦਿੱਤੇ- 
ਨੱਥ ਲੱਕ ਲੈ ਫਰੰਨੀਆ ਡੇਠਾ 
ਆਲਲੇ ਨੌ ਰਾਸ ਕਰਨਾ/ ` 

ਕੁਕਾ ਅੰਦੋਲਨ ਦੀਆਂ ਸਰਗਰਮੀਆਂ ਨੇ ਅੰਗਰੇਜ਼ਾਂ ਨੂੰ ਕੰਬਣੀ ਛੇੜ ਦਿੱਤੀ। 
ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੀ ਜਿਲਦ ੮ ਦੇ ਪੰਨਾ ੧੪੨ `ਤੇ ਗੁਰੂ ਰਾਮ ਸਿੰਘ ਬਾਰੇ 
ਲਿਖਿਆ ਹੈ- 
7#ਵਰਤਨ ਅਤੇ ਭਾਲੀਕਾਟ ਨੂੰ ਨਆਨੀ ਗੱਕਆਰ ਵਜੇ ਵਰਤਣ ਵਾਲ਼ਾ ਹਿਲਾ ਭਾਰਤੀ 
ਹੋ 

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗਊ ਹੱਤਿਆ ਤੇ ਪਾਬੰਦੀ ਸੀ। ਪੰਜਾਬ 
ਵਿੱਚ ਮੁਸਲਮਾਨ ਵੀ ਗਊ ਹੱਤਿਆ ਨਹੀਂ ਕਰਦੇ ਸਨ। ਪਰ ਅੰਗਰੇਜ਼ ਹਕੁਮਤ ਨੇ ਗੁਰੂਆਂ 
ਪੀਰਾਂ ਦੀ ਪਾਵਨ ਧਰਤੀ ਤੇ ਗਊ ਮਾਸ ਦੇ ਬੁੱਚੜਖਾਨੇ ਖੋਲ੍ਹ ਦੱਤੇ। ਸਭ ਤੋਂ ਪਹਿਲਾਂ ਤਿੰਨ 
ਬੁ ਬੁੱਚੜਖਾਨੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਖੁੱਲ੍ਹੇ, ਇੱਕ ਬੁੱਚੜਖਾਨਾ ਹਰਿਮੰਦਰ ਸਾਹਿਬ ਦੇ 
ਨਜ਼ਦੀਕ _ ਘੰਟਾ ਘਰ ਕੋਲ ਖੋਲ੍ਹ ਦਿੱਤਾ ਗਿਆ, ਜਿਸ ਨਾਲ ਹਰਿਮੰਦਰ ਸਾਹਿਬ ਦੀ 
ਪਵਿੱਤਰਤਾ ਭੰਗ ਹੋਣ ਲੱਗੀ। ਜਾਨਵਰ ਮਾਸ ਦੀਆਂ ਬੋਟੀਆਂ ਸੁੱਟ ਕੇ ਹਰਿਮੰਦਰ ਸਾਹਿਬ ਅਤੇ 
ਸਰੋਵਰ ਦੀ ਪਵਿੱਤਰਤਾ ਨੂੰ ਭੰਗ ਕਰਨ ਲੱਗੇ। ਸੰਤ ਸਿੰਘ ਸੋਹਲ ਜੀ ਨੇ ਉਸ ਸਮੇਂ ਦੇ 
ਹਾਲਾਤਾਂ, ਸ਼ਹਿਰ ਵਿੱਚ ਮੱਚੀ ਹਾਹਾਕਾਰ ਅਤੇ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਦੇ ਅੰਗਰੇਜ਼ 
ਸਰਕਾਰ ਦੇ ਹਮਰਾਹ ਹੋਣ ਦੇ ਇਤਿਹਾਸ ਨੂੰ ਬਹੁਤ ਰੌਚਕ ਕਾਵਿ ਰਚਨਾਵਾਂ ਵਿੱਚ ਕਲਮ ਬੱਧ 
ਕੀਤਾ ਹੈ। 

ਨਾਮਧਾਰੀ ਸਿੰਘਾਂ ਨੇ ਬੁੱਚੜਖਾਨਿਆਂ 'ਤੇ ਹਮਲੇ ਕਰ ਦਿੱਤੇ । ਬੁੱਚੜਾਂ ਨੂੰ ਪਾਰ ਬੁਲਾ 
ਦਿੱਤਾ। ਅਜਿਹੇ ਟਕਰਾਵਾਂ ਵਿੱਚੋਂ ਸ਼ਹੀਦੀ ਖੂਨੀ ਸਾਕਿਆਂ ਨੇ ਜਨਮ ਲਿਆ। ਅੰਗਰੇਜ਼ ਕੂਕਾ 
ਅੰਦੋਲਨ ਨੂੰ ਕਰੜੇ ਹੱਥੀਂ ਲੈਣ ਦਾ ਬਹਾਨਾ ਹੀ ਭਾਲਦਾ ਸੀ। ਅੰਗਰੇਜ਼ ਸਰਕਾਰ ਨੇ ੧੫ 
ਅਗਸਤ ੧੮੭੧ ਈ. ਨੂੰ ਰਾਏਕੋਟ. ੧੫ ਸਤੰਬਰ ੧੮੭੧ ਈ. ਨੂੰ ਅੰਮ੍ਰਿਤਸਰ ਅਤੇ ੨੬ 
ਨਵੰਬਰ ੧੮੭੧ ਈ. ਨੂੰ ਲੁਧਿਆਣਾ ਵਿਖੇ ਨਾਮਧਾਰੀ ਸਿੰਘਾਂ ਨੂੰ ਫਾਂਸੀਆਂ ਤੇ ਲਟਕਾ ਦਿੱਤਾ 
ਅਤੇ ੧੭-੧੮ ਜਨਵਰੀ ੧੮੭੨ ਈ. ਨੂੰ ੬੫ ਸਿੰਘ ਨੂੰ ਬਿਨਾਂ ਮੁਕੱਦਮਾ ਚਲਾਏ ਤੋਪਾਂ ਨਾਲ 
ਉਡਾ ਦਿੱਤਾ ਅਤੇ ੧੨ ਸਾਲ ਦੇ ਬਾਲਕ ਬਿਸ਼ਨ ਸਿੰਘ ਦੇ ਤਲਵਾਰਾਂ ਨਾਲ ਟੋਟੇ ਟੋਟੇ ਕਰ 
ਦਿੱਤੇ। ਸੰਤ ਸਿੰਘ ਸੋਹਲ ਨੇ ਕੂਕਾ ਅੰਦੋਲਨ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ 
ਬਿਰਤਾਂਤ ਦੇ ਹਰ ਇੱਕ ਪੱਖ ਨੂੰ ਵਿਸਥਾਰ ਸਹਿਤ ਛੋਹਿਆ ਹੈ। ਅੰਗਰੇਜ਼ ਦੇ ਜ਼ੁਲਮਾਂ ਨੂੰ ਅਤੇ 
ਸੂਰਬੀਰ ਯੋਧਿਆਂ ਦੀ ਕੁਰਬਾਨੀ ਨੂੰ ਬਹੁਤ ਰੌਚਕਤਾ ਨਾਲ ਪੇਸ਼ ਕੀਤਾ ਹੈ। ਮਲੇਰਕੋਟਲੇ ਦੇ 
ਖੂਨੀ ਸਾਕੇ ਸੰਬੰਧੀ ਉਨ੍ਹਾਂ ਗੁਰੂ ਰਾਮ ਸਿੰਘ ਜੀ ਦੇ ਸੂਰਬੀਰ ਯੋਧਿਆਂ ਵਲੋਂ ਤੋਪਾਂ ਅੱਗੇ ਖੜ੍ਹ ਕੇ 


10/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ੧3੧01੪1ਇ॥0੫੧60011.60।। 


੦ ਰਿ ੩ 


ਆ ਰਹੇ ਸ਼ਹਾਦਤਾਂ ਨੋ. ਏੇਖਦਾੰ ਲਕਾਣੀੰਂ %/ 
ਭੱਜ ਭੱਜ ਜਾਣ ਲਹ ਡਰ ਨਹੀ ਰਾਲੀਂ #/ ” 

ਅੰਗਰੇਜ਼ ਹਕੂਮਤ ਨੇ ੧੮ ਜਨਵਰੀ ੧੮੭੨ ਈ. ਦੀ ਰਾਤ ਨੂੰ ਗੁਰੂ ਰਾਮ ਸਿੰਘ ਅਤੇ 
ਆਜ਼ਾਦੀ ਸੰਘਰਸ਼ ਵਿੱਚ ਸਰਗਰਮ ਸੂਬਿਆਂ ਨੂੰ ਜਲਾਵਤਨ ਕਰ ਦਿੱਤਾ। ਭੈਣੀ ਸਾਹਿਬ ਵਿੱਚ 
ਪੱਕੀ ਪੁਲਿਸ ਚੌਕੀ ਸਥਾਪਤ ਕਰ ਦਿੱਤੀ ਅਤੇ ਭੈਣੀ ਸਾਹਿਬ ਵਿਖੇ ਕਿਸੇ ਦੇ ਵੀ ਆਉਣ ਜਾਣ 
ਤੇ ਪਾਬੰਦੀ ਲਗਾ ਦਿੱਤੀ। ਪੰਜਾਬ ਦੇ ਪਿੰਡਾਂ ਵਿੱਚ ਨਾਮਧਾਰੀਆਂ `ਤੇ ਸਖ਼ਤੀਆਂ ਕਰ ਦਿੱਤੀਆਂ 
ਗਈਆਂ। ਅੰਗਰੇਜ਼ ਨੇ ਨਾਮਧਾਰੀਆਂ ਨੂੰ ਜ਼ਰਾਇਮ-ਪੇਸ਼ਾ ਬਾਗੀ ਕਰਾਰ ਦੇ ਦਿੱਤਾ। 

ਕੂਕਾ ਅੰਦੋਲਨ ਤੇ ਵਾਪਰੇ ਇਸ ਦਰਦਨਾਕ ਵਰਤਾਰੇ ਨੰ ਬਾਹਰੀ ਰੂਪ ਵਿੱਚ ਵੇਖ ਕੇ 
ਲੱਗਦਾ ਹੈ ਕਿ ਕੁਕਾ ਅੰਦੋਲਨ ਨੂੰ ਕੁਚਲ ਦਿੱਤਾ ਗਿਆ ਹੈ ਪਰ ਧੰਨ ਸਨ ਉਹ ਦੇਸ਼ ਭਗਤ 
ਸੂਰਮੇ, ਉਨ੍ਹਾਂ ਅਜਿਹੇ ਅੰਧਕਾਰ ਦੇ ਸਮੇਂ' ਵਿੱਚ ਵੀ ਗੁਪਤ ਰੂਪ ਵਿੱਚ ਅੰਗਰੇਜ਼ ਸਰਕਾਰ ਦੇ 
ਅੱਖੀਂ ਘੱਟਾ ਪਾ ਕੇ ਹੈਰਾਨ ਕਰਨ ਵਾਲੇ ਇਤਿਹਾਸ ਦੀ ਸਿਰਜਨਾ ਕੀਤੀ। ੯੬ ਨਾਮਧਾਰੀ 
ਸਿੰਘ ਪੁਲਿਸ ਨਿਗਰਾਨੀਆਂ ਤੋ' ਬਚਦੇ, ਭੇਸ ਬਦਲ ਕੇ ਗੁਰੂ ਰਾਮ ਸਿੰਘ ਨੂੰ ਰੰਗੂਨ ਨਜ਼ਰਬੰਦੀ 
ਦੌਰਾਨ ਮਿਲ ਕੇ ਆਏ। ਇੱਥੋਂ ਹੀ ਨਾਮਧਾਰੀ ਦੇਸ਼ ਭਗਤਾਂ ਰਾਹੀਂ ਰੂਸ ਦਰਬਾਰ ਅਤੇ 
ਮਹਾਰਾਜਾ ਦਲੀਪ ਸਿੰਘ ਨਾਲ ਸੰਪਰਕ ਸਥਾਪਤ ਕੀਤੇ ਗਏ। ਨਾਮਧਾਰੀ ਸੂਰਬੀਰ ਆਪਣੀ 
ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਗੁਰੂ ਰਾਮ ਸਿੰਘ ਜੀ ਦੇ ੬੫ ਖ਼ਤ (ਹੁਕਮਨਾਮੇ) ਭੈਣੀ ਸਾਹਿਬ 
ਲੈ ਕੇ ਆਏ। ਨਜ਼ਰਬੰਦੀ ਦੌਰਾਨ ਗੁਰੂ ਰਾਮ ਸਿੰਘ ਆਪਣੇ ਹੱਥ ਲਿਖਤ ਹੁਕਮਨਾਮਿਆਂ ਰਾਹੀਂ 
ਰਹੇ। 

੧੮੯੯ ਈ. ਵਿੱਚ ਦੇਸ਼ ਵਿੱਚ ਭਿਆਨਕ ਕਾਲ ਪੈ ਗਿਆ ਪਰ ਗੁਰੂ ਹਰੀ ਸਿੰਘ ਜੀ 
ਦੀ ਅਗਵਾਈ ਵਿੱਚ ਭੈਣੀ ਸਾਹਿਬ ਦਾ ਸਦਾ ਵਰਤ ਲੰਗਰ ਦਿਨ ਰਾਤ ਨਿਰਵਿਘਨ ਚੱਲਦਾ 
ਰਿਹਾ। ਜਦੋਂ ਹਰ ਪਾਸੇ ਅਨਾਜ ਖਤਮ ਹੋ ਗਿਆ ਤਾਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ 
ਢਿੱਡੋਂ' ਭੁੱਖੇ ਲੋਕਾਂ ਨੂੰ ਭੈਣੀ ਸਾਹਿਬ ਦੇ ਸਦਾ ਵਰਤ ਲੰਗਰ ਨੇ ਜੀਵਨ ਦਿੱਤਾ। ਅੰਗਰੇਜ਼ ਡਿਪਟੀ 
ਕਮਿਸ਼ਨਰ ਭੈਣੀ ਸਾਹਿਬ ਆਇਆ ਅਤੇ ਸਦਾ ਵਰਤ ਲੰਗਰ ਵੇਖ ਕੇ ਦੰਗ ਰਹਿ ਗਿਆ। 
ਡਿਪਟੀ ਕਮਿਸ਼ਨਰ ਨੇ ਗੁਰੂ ਹਰੀ ਸਿੰਘ ਜੀ ਨੂੰ ਲੰਗਰ ਲਈ ੫੩ ਮੁਰੱਬੇ ਜ਼ਮੀਨ ਦੇਣ ਦੀ 
ਪੇਸ਼ਕਸ਼ ਕੀਤੀ, ਤਾਂ ਅੱਗੋਂ ਗੁਰੂ ਹਰੀ ਸਿੰਘ ਜੀ ਨੇ ਆਖਿਆ- 

“ਇਹ ਜ਼ਮੀਨਾਂ ਤਾਂ ਸਾਡੀਆਂ ਹੀ ਹਨ, ਜੇ ਜ਼ਮੀਨ ਦੇਣੀ ਹੈ ਤਾਂ ਵਲੈਤ ਵਿੱਚੋਂ ਦੇ, ੫੩ ਮੁਰੱਬੇ 
ਲੈ ਕੇ ਮੰਨ ਲਈਏ ਕਿ ਬਾਕੀ ਭਾਰਤ ਤੇਰਾ ਹੈ। ਜਦੋਂ ਲਵਾਂਗੇ ਪੂਰਾ ਭਾਰਤ ਲਵਾਂਗੇ। ” 
-ਸਤਿਗੁਰੂ ਬਿਲਾਸ, ਸੰਤੋਖ ਸਿੰਘ ਬਾਹੋਵਾਲ, ਪੰਨਾ ੨੨੫ 
ਗੁਰੂ ਹਰੀ ਸਿੰਘ ਨੇ ਪੰਜਾਬ ਵਿੱਚ ਹੋਰ ਨੌਂ ਸੂਬਿਆਂ ਅਤੇ ਨਾਇਬ ਸੂਬਿਆਂ ਦੀ ਸਥਾਪਨਾ ਕਰ 
ਦਿੱਤੀ। ਅੰਗਰੇਜ਼ ਦੇ ਅੱਤਿਆਚਾਰੀ ਘਿਨਾਉਣੇ ਅਤੇ ਡਰਾਉਣੇ ਸਮੇਂ ਵਿੱਚ ਖੂਨੀ ਹਨੇਰੀਆਂ ਦੀ 
11/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥੨॥॥॥॥102101 ੩0 021016110 1012 000॥॥ 


ਪ੍ਰਵਾਹ ਨਾ ਕਰਦੀ ਹੋਈ ਉਸ ਸਮੇਂ ਇੱਕੋ ਇੱਕ ਕੂਕਾ ਲਹਿਰ ਸੀ, ਜੋ ਅੰਗਰੇਜ਼ ਖਿਲਾਫ਼ 
ਆਜ਼ਾਦੀ ਪ੍ਰਾਪਤੀ ਲਈ ਜੱਦੋ ਜਹਿਦ ਕਰ ਰਹੀ ਸੀ। ਅਜਿਹੇ ਸਮੇਂ ਬਾਰੇ ਇਸ ਮਹਾਂਕਾਵਿ 
ਵਿੱਚ ਪ੍ਰਭਾਵਸ਼ਾਲੀ ਵਖਿਆਨ ਕੀਤਾ ਗਿਆ ਹੈ- 
ਕੈਠੇ ਜੇਲ ਚ ਨੀਤੀ ਅਮਝਾ ਰਹੇ ਸ੍ਨ/ ” 

ਭਾਰਤ ਦੇ ੧੫ ਅਗਸਤ ੧੯੪੭ ਨੂੰ ਆਜ਼ਾਦ ਹੋ ਜਾਣ ਤੱਕ ਨਾਮਧਾਰੀ ਅੰਦੋਲਨ ਆਜ਼ਾਦੀ 
ਪ੍ਰਾਪਤੀ ਲਈ ਸਰਗਰਮ ਵੀ ਰਿਹਾ ਅਤੇ ਅੱਗੇ ਹੋ ਅਗਵਾਈ ਵੀ ਕਰਦਾ ਰਿਹਾ। ਕੂਕਾ 
ਅੰਦੋਲਨ ਦੀਆਂ ਬਾਜ਼ੀ ਸਰਗਰਮੀਆਂ ਤੋਂ ਪ੍ਰਭਾਵਤ ਹੋ ਕੇ ਅੰਗਰੇਜ਼ ਨੇ ਕੂਕਾ ਅੰਦੋਲਨ ਪ੍ਰਤੀ 
ਆਪਣੀਆਂ ਲਿਖਤਾਂ ਵਿੱਚ ਲਿਖਿਆ ਕਿ- 
੧. ਕੂਕਾ ਸ਼ਰਾਬ ਨਹੀਂ ਪੀਂਦਾ 
੨. ਕੂਕਾ ਝੂਠ ਨਹੀਂ ਬੋਲਦਾ ੩. ਕੂਕਾ ਅੰਗਰੇਜ਼ ਦਾ ਵਫਾਦਾਰ ਨਹੀਂ ਹੋ ਸਕਦਾ । 

ਕੂਕਾ ਅੰਦੋਲਨ ਦਾ ਆਜ਼ਾਦੀ ਸੰਘਰਸ਼ ਸਮੁੰਦਰ ਵਿੱਚ ਉੱਠੇ ਜਵਾਰਭਾਟੇ ਵਰਗਾ ਸੀ, 
ਜਿਸ ਨਾਲ ਘਰ ਘਰ ਆਜ਼ਾਦੀ ਦੀ ਆਵਾਜ਼ ਗੂੰਜ ਉੱਠੀ । ਲੋਕਾਂ ਵਿੱਚ ਜਾਗ੍ਰਿਤੀ ਦੀ ਲਹਿਰ 
ਦੌੜ ਗਈ। ਇਸ ਆਜ਼ਾਦੀ ਦੇ ਜਵਾਹਰ ਭਾਟੇ ਵਿੱਚੋਂ ਆਜ਼ਾਦੀ ਪ੍ਰਾਪਤੀ ਦੀਆਂ ਹੋਰ ਲਹਿਰਾਂ 
ਨੇ ਵੀ ਜਨਮ ਲਿਆ। ਆਜ਼ਾਦੀ ਪ੍ਰਾਪਤੀ ਲਈ ਉਭਰੀਆਂ ਸਮੁੱਚੀਆਂ ਲਹਿਰਾਂ ਨੇ ਕੁਕਾ 
ਅੰਦੋਲਨ ਦੇ ਪ੍ਰਭਾਵ ਨੂੰ ਕਬੂਲਿਆ। ਗਦਰ ਲਹਿਰ ਦੇ ਆਗੂ ਬਾਬਾ ਸੋਹਨ ਸਿੰਘ ਭਕਨਾ 
ਆਪਣੀ ਜੀਵਨ ਕਥਾ ਵਿੱਚ ਲਿਖਦੇ ਹਨ- 

“ਮੇਰਾ ਜੀਵਨ ਇੱਕ ਗੰਦੀ ਨਾਲੀ ਦੇ ਕੀੜੇ ਵਰਗਾ ਸੀ, ਜੇਕਰ ਨਾਮਧਾਰੀ ਮਹਾਂ 
ਪੁਰਸ਼ ਬਾਬਾ ਕੇਸਰ ਸਿੰਘ ਕਿੱਲੀ ਮੈਨੂੰ ਉਸ ਦਲਦਲ ਵਿੱਚੋਂ ਨਾ ਕੱਢਦੇ। ” 
ਦੇਸ਼ ਦੀ ਆਜ਼ਾਦੀ ਲਈ ਅਕਾਲੀ ਲਹਿਰ, ਕਾਮਾਗਾਟਾ ਮਾਰੂ ਲਹਿਰ, ਬੱਬਰ ਅਕਾਲੀ ਲਹਿਰ, 
ਬਚਣ ਲਈ ਬੱਬਰ ਅਕਾਲੀ ਲਹਿਰ ਦੇ ਸੂਰਬੀਰਾਂ ਲਈ ਛੁਪਣ ਦੀ ਠਾਹਰ ਗੁਰਦੁਆਰਾ ਸ੍ਰੀ 
ਭੈਣੀ ਸਾਹਿਬ ਹੁੰਦਾ। ਕਰਤਾਰ ਸਿੰਘ ਸਰਾਭਾ ਦੇ ਮਾਤਾ ਜੀ ਵੀ ਨਾਮਧਾਰੀਆਂ ਦੇ ਗੜ੍ਹ ਵਾਲੇ 
ਪਿੰਡ ਵਿੱਚੋਂ ਸਨ। ਕਰਤਾਰ ਸਿੰਘ ਸਰਾਭਾ ਵੀ ਕੂਕਾ ਮੂਵਮੈਂਟ ਤੋਂ ਪ੍ਭਾਵਤ ਸਨ, ਜਿਸਦੀ 
ਜਾਣਕਾਰੀ ਉੱਘੇ ਸਿੱਖ ਚਿੰਤਕ ਅਜਮੇਰ ਸਿੰਘ ਜੀ ਵਲੋਂ ਕਰਤਾਰ ਸਿੰਘ ਸਰਾਭਾ ਦੇ ਨਵੇ 
ਆਪਣੇ ਚਾਚੇ ਨੂੰ ਲਿਖਦੇ ਹਨ- 

“ਤੁਹਾਨੂੰ ਤੇ ਇਹ ਵੀ ਨਹੀਂ ਪਤਾ ਕਿ ਵਿਸ਼ਵਾਸ ਤੇ ਇਮਾਨਦਾਰੀ ਕੀ ਹੁੰਦੀ ਹੈ। 
ਸਾਡਾ ਧਰਮ ਕੀ ਹੈ ਤੇ ਅਸੀਂ' ਕੌਣ ਹਾਂ? ਜੇ ਤੁਹਾਨੂੰ ਨਹੀ ਪਤਾ ਤਾਂ ਮੈਂ ਦੱਸਦਾ ਹਾਂ-ਪਿਆਰੇ 
ਚਾਚਾ ਜੀ ਤੁਸੀ' ਸਿੰਘ ਹੋ, ਤੁਹਾਡਾ ਧਰਮ ਗ੍ਰੀਬ ਦੀ ਰੱਖਿਆ ਕਰਨਾ ਹੈ। ਆਪਣੀ ਕੌਮ ਲਈ 
ਸ਼ਹੀਦ ਹੋ ਜਾਣਾ ਤੁਹਾਡਾ ਫਰਜ਼ ਹੈ। ਜੇਕਰ ਤੁਸੀਂ ਆਪਣੇ ਲੂਣ ਪ੍ਰਤੀ ਸੱਚੇ ਹੋਣ ਦੇ ਇਛੁੱਕ ਹੋ 

12/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 ੩0 021016110 10112 000॥॥ 


ਤਾਂ ਗੁਰੂ ਰਾਮ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗੇ ਸਿੱਖ ਬਣੋ ਅਤੇ ਸ਼ਹੀਦ 


ਨੌਜਵਾਨ ਭਾਰਤ ਸਭਾ ਦੇ ਆਗੂ ਸ਼ਹੀਦ ਭਗਤ ਸਿੰਘ ਆਪਣੇ ਪਿਤਾ ਕਿਸ਼ਨ ਸਿੰਘ 
੧੯੨੧ ਈ. ਵਿੱਚ ਨਾਮਧਾਰੀਆਂ ਦੀ ਮੁਠੱਡੇ ਵਿੱਚ ਹੋਈ ਕਾਨਫਰੰਸ ਵਿੱਚ ਭਗਤ ਸਿੰਘ ਨੇ 
ਸੰਬੋਧਨ ਵੀ ਕੀਤਾ। ੨੦ ਜਨਵਰੀ ੨੦੨੩ ਦੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ “ਅੱਜ ਦੀ 
ਗੱਲ” ਵਿੱਚ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਦੀ ਸੰਤ ਹਰਪਾਲ ਸਿੰਘ ਸੇਵਕ ਨਾਲ 
ਹੋਈ ਗੱਲਬਾਤ ਦੌਰਾਨ ਪ੍ਰੋ. ਸਾਹਿਬ ਨੇ ਦੱਸਿਆ- 

“ਭਗਤ ਸਿੰਘ ਦੇ ਦਾਦਾ ਜੀ ਬੰਗਿਆਂ ਤੋਂ ਕੂਕਾ ਅੰਦੋਲਨ ਦੇ ਮੁੱਢਲੇ ਨਾਮਧਾਰੀਆਂ 
ਵਿੱਚੋਂ ਸਨ ਤੇ ਭਗਤ ਸਿੰਘ ਦੇ ਮਾਤਾ ਜੀ ਵੀ ਗੁਰੂ ਰਾਮ ਸਿੰਘ ਦੇ ਦੱਸੇ ਸਿੱਖੀ ਰਹਿਤ 
ਮਰਿਯਾਦਾ ਦੇ ਨਿਯਮਾਂ ਮੁਤਾਬਕ ਹਰ ਰੋਜ਼ ਚੰਡੀ ਦੀ ਵਾਰ ਦਾ ਪਾਠ ਕਰਦੇ ਸਨ। ਭਗਤ ਸਿੰਘ 
ਵਿੱਚ ਆਜ਼ਾਦੀ ਸੰਗਰਾਮ ਦਾ ਸੰਕਲਪ ਕੂਕਾ ਅੰਦੋਲਨ ਤੋਂ ਹੀ ਆਇਆ ਸੀ। ” 

ਭਾਰਤ ਨੂੰ ਅੰਗਰੇਜ਼ ਦੇ ਪੰਜੇ ਚੋਂ ਮੁਕਤੀ ਦਿਵਾਉਣ ਅਤੇ ਆਜ਼ਾਦੀ ਤੋਂ ਬਾਅਦ ਖੂੰਖਾਰ 
ਖੂਨੀ ਹਨੇਰੀਆਂ ਨਾਲ ਉਜੜੇ _ ਪੰਜਾਬ ਦੇ ਮੁੜ ਵਸੇਬੇ ਲਈ ਨਾਮਧਾਰੀ ਸੰਪਰਦਾ ਨੇ 
ਕਾਨਫਰੰਸਾਂ, ਹੋਲੇ ਮਹੱਲੇ ਦੇ ਮੇਲਿਆਂ, ਵਾਰਤਾਲਾਪਾਂ ਅਤੇ ਦੇਸ਼ ਕੌਮ ਦੀ ਹਰ ਤਰ੍ਹਾਂ ਦੀ ਸੇਵਾ 
ਦੀਆਂ ਕਾਰਵਾਈਆਂ ਨਿਰਵਿਘਨ ਜਾਰੀ ਰੱਖੀਆਂ। ਭਾਰਤ ਦੇ ਤਤਕਾਲੀ ਵਾਇਸਰਾਇ ਲਾਰਡ 
ਵੇਵਲ ਦੀ ਅਗਵਾਈ ਵਿੱਚ ੨੫ ਜੂਨ ੧੯੪੫ ਈ. ਨੂੰ ਭਾਰਤ ਦੇ ੨੧ ਰਾਜਨੀਤਿਕ 
ਪ੍ਰਤੀਨਿਧੀਆਂ ਦੀ ਸ਼ਿਮਲਾ ਵਿਖੇ ਕਾਨਫਰੰਸ ਹੋਈ । ਇਸ ਸਮੇਂ ਦੇਸ਼ ਆਜ਼ਾਦੀ ਅਤੇ ਅਖੰਡਤਾ 
ਬਣਾਈ ਰੱਖਣ ਲਈ ਸਤਿਗੁਰੂ ਪ੍ਰਤਾਪ ਸਿੰਘ ਅਤੇ ਜਵਾਹਰ ਲਾਲ ਨਹਿਰੂ ਦੀ ਲੰਮੀ ਵਾਰਤਾ 
ਹੋਈ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ੧੯੪੭ ਈ. ਨੂੰ ਆਜ਼ਾਦੀ ਤੋਂ ਪਹਿਲਾਂ ਸਮਾਜ ਵਿੱਚ 
ਫਿਰਕਾਪ੍ਰਸਤੀ ਵਿਰੁੱਧ ਦੇਸ਼ ਦੀ ਆਜ਼ਾਦੀ ਅਤੇ ਅਖੰਡਤਾ ਲਈ ਰਾਜਨੀਤਿਕ ਅਤੇ ਧਾਰਮਿਕ 
ਆਗੂਆਂ ਨਾਲ ਵਿਚਾਰ ਚਰਚਾਵਾਂ ਕੀਤੀਆਂ। ਪੂਰਬੀ ਅਤੇ ਪੱਛਮੀ ਪੰਜਾਬ ਵਿੱਚ ਸਰਬ ਧਰਮ 
ਕਾਨਫਰੰਸਾਂ, ਹਿੰਦੂ-ਮੁਸਲਿਮ-ਸਿੱਖ ਮਿਲਾਪ ਕਾਨਫਰੰਸਾਂ ਅਤੇ ਸਾਂਝੀਵਾਲਤਾ ਦੇ ਭਾਰੀ ਇਕੱਠ 
ਕੀਤੇ। ਮਹਾਤਮਾ ਗਾਂਧੀ ਨਾਲ ਵਰਤਾਲਾਪ ਕਰਕੇ ਉਸਨੂੰ ਵੀ ਦੇਸ਼ ਦੇ ਟੁਕੜੇ ਹੋਣ ਤੋਂ 
ਬਚਾਉਣ ਲਈ ਸਖ਼ਤ ਸ਼ਬਦ ਆਖੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਦੂਰਦਰਸ਼ਤਾ ਸੀ, ਉਨ੍ਹਾਂ 
ਨੇ ਭਾਂਪ ਲਿਆ ਸੀ ਕਿ ਦੇਸ਼ ਦੇ ਟੁਕੜੇ ਹੋਣ ਤੋਂ ਭਾਰਤ ਨਹੀ ਬਚੇਗਾ। ਇਸ ਲਈ ਉਨ੍ਹਾਂ 
ਲਹਿੰਦੇ ਪੰਜਾਬ ਵਿੱਚ ਸ਼ੇਖੂਪੁਰਾ ਬਦਾਦ ਦੇ ਮਾਰਚ ੧੯੪੬ ਈ. ਦੇ ਹੋਲੇ ਮਹੱਲੇ ਸਮੇਂ ਖੁੱਲ੍ਹਾ 
ਐਲਾਨ ਕਰ ਦਿੱਤਾ ਸੀ ਕਿ ਜਿਸ ਨੇ ਵੀ ਸੁਖੀ ਵਸਣਾ ਹੈ, ਉਹ ਰਾਵੀ ਪਾਰ ਕਰਕੇ ਪੰਜਾਬ ਦੇ 
ਚੜ੍ਹਦੇ ਵਾਲੇ ਪਾਸੇ ਆ ਜਾਓ। ਹਜ਼ਾਰਾਂ ਨਾਮਧਾਰੀ ਉਸ ਸਮੇਂ ਬਾਗੜ ਦੇ ਇਲਾਕੇ ਵਿੱਚ ਆ 
ਵੱਸੇ ਸਨ। ਸਤਿਗੁਰੂ ਪ੍ਰਤਾਪ ਸਿੰਘ ਅਤੇ ਭਰ ਜਵਾਨੀ ਵਿੱਚ ਸਤਿਗੁਰੂ ਜਗਜੀਤ ਸਿੰਘ 


13/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1002101 ੩0 021016110 1012 000॥॥ 


ਕੇ ਲਿਆਏ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹਜ਼ਾਰਾਂ ਏਕੜ ਜ਼ਮੀਨ ਖਰੀਦ ਕੇ ਅਤੇ ਸੰਗਤ 
ਵਿੱਚ ਵੰਡ ਕੇ ਇਸ ਇਲਾਕੇ ਵਿੱਚ ਨਾਮਧਾਰੀਆਂ ਦੀ ਇੱਕ ਆਪਣੀ ਰਿਆਸਤ ਖੜ੍ਹੀ ਕਰ 
ਦਿੱਤੀ। ਹਰਿਆਣੇ ਦੇ ਇਸ ਇਲਾਕੇ ਵਿੱਚ ਲਹਿੰਦੇ ਪੰਜਾਬ ਤੋਂ ਆਏ ਨਾਮਧਾਰੀਆਂ ਦੇ ੨੮ 
ਪਿੰਡ ਅੱਜ ਵੀ ਘੁੱਗ ਵੱਸਦੇ ਹਨ। 

ਸਤਿਗੁਰੁ ਜਗਜੀਤ ਸਿੰਘ ਦੇ ਸਮੇਂ ਨਾਮਧਾਰੀਆਂ ਦਾ ਵਿਸ਼ਵ ਪੱਧਰ ਤੇ ਵਿਕਾਸ 
ਹੋਇਆ। ਸਤਿਗੁਰੂ ਜੀ ਨੇ ਸੰਗਤ ਨੂੰ ਨਾਮ ਸਿਮਰਨ, ਗੁਰਬਾਣੀ, ਸੰਗੀਤ, ਖੇਡਾਂ, ਖੇਤੀਬਾੜੀ 
ਅਤੇ ਵਿਗਿਆਨ ਦੇ ਉਸਾਰੂ ਪੱਖਾਂ ਅਤੇ ਅਕਾਦਮਿਕ ਸਿੱਖਿਆ ਨਾਲ ਜੋੜਿਆ। ਗੁਰੁ ਗ੍ਰੰਥ 
ਸਾਹਿਬ ਦੇ ਰਾਗਾਂ ਮੁਤਾਬਕ ਗੁਰਮਤਿ ਸੰਗੀਤ ਲਈ ਵੱਡੀਆਂ ਖੋਜਾਂ ਕੀਤੀਆਂ। ਭੈਣੀ ਸਾਹਿਬ 
ਨੂੰ ਸੰਗੀਤ ਦੀ ਇੱਕ ਨਮੂਨੇ ਦੀ ਯੂਨੀਵਰਸਿਟੀ ਬਣਾ ਦਿੱਤਾ, ਜੋ ਦੁਨੀਆਂ ਭਰ ਦੇ ਸੰਗੀਤ 
ਉਸਤਾਦਾਂ ਲਈ ਮੱਕਾ ਬਣ ਗਿਆ। ਸੰਗਤ ਨੂੰ ਗੁਰਬਾਣੀ ਨਾਲ ਜੋੜਨ ਲਈ ਸਵਾ ਸਵਾ ਲੱਖ 
ਇਕੱਠੇ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੇ ਭੋਗ ਪੁਆਏ। ਨਾਮਧਾਰੀ ਸੰਪ੍ਰਦਾ ਦੇ ਮੌਜੂਦਾ ਰਹਿਨੁਮਾ 
ਸਤਿਗੁਰੂ ਉਦੇ ਸਿੰਘ ਜੀ ਨੇ ਵੀ ੨੦੧੯ ਈ. ਵਿੱਚ ਸਵਾ ਲੱਖ ਪਾਠਾਂ ਦੇ ਭੋਗ ਪੁਆਏ। ਇਹ 
ਸਾਰੇ ਪਾਠ ਸੰਗਤ ਨੇ ਖੁਦ ਕੀਤੇ । 

ਹਥਲਾ ਮਹਾਂਕਾਵਿ ਲਿਖਣ ਉਪਰੰਤ ਜਦੋਂ ਸੰਤ ਸਿੰਘ ਸੋਹਲ ਜੀ ਨੇ ੨ ਅਪ੍ਰੈਲ 
੨੦੨੩ ਈ. ਨੂੰ ਭੈਣੀ ਸਾਹਿਬ ਵਿਖੇ ਇਸਦਾ ਖਰੜਾ ਪੜ੍ਹਨ ਲਈ ਮੈਨੂੰ ਦਿੱਤਾ ਤਾਂ ਉਸ ਦਿਨ 
ਹਰਕੀਰਤ ਸਿੰਘ ਭੈਣੀ ਸਾਹਿਬ ਦੇ ਉੱਦਮ ਸਦਕਾ ਸੰਤ ਸਿੰਘ ਸੋਹਲ, ਜ਼ਿਲ੍ਹਾ ਭਾਸ਼ਾ ਅਫ਼ਸਰ 
ਜਗਜੀਤ ਸਿੰਘ, ਮੈਂ, ਮੇਰਾ ਸਪੁੱਤਰ ਲੱਖਾ ਸਿੰਘ ਅਤੇ ਸੰਤ ਸਿੰਘ ਸੋਹਲ ਦੇ ਬਾਲ ਪੋਤਰੇ ਸਮੇਤ 
ਅਸੀਂ ਸ੍ਰੀ ਸਤਿਗੁਰੂ ਉਂਦੇ ਸਿੰਘ ਜੀ ਨੂੰ ਵੀ ਮਹਾਂਕਾਵਿ ਲਿਖੇ ਜਾਣ ਬਾਰੇ ਸਨਿਮਰ ਬੇਨਤੀ 
ਕੀਤੀ। ਸਤਿਗੁਰੁ ਜੀ ਨੇ ਸੰਤ ਸਿੰਘ ਸੋਹਲ ਵਲੋਂ ਮਹਾਂਕਾਵਿ ਲਿਖਣ ਦੀ ਸਰਾਹਣਾ ਵੀ ਕੀਤੀ 


ਲ 


ਅਤੇ ਬਾਲ ਮਨਜੋਤ ਸਿੰਘ ਨੂੰ ਆਪਣੇ ਹੱਥਾਂ ਦੀ ਛੋਹ ਨਾਲ ਪਿਆਰ ਵੀ ਦਿੱਤਾ। 

ਸੰਤ ਸਿੰਘ ਸੋਹਲ ਦਾ ਇਹ ਮਹਾਂਕਾਵਿ, ਮਹਾਂਕਾਵਿ ਦੀਆਂ ਵਿਧਾਵਾਂ ਮੁਤਾਬਕ ਇੱਕ 
ਅਦੁੱਤੀ ਮਹਾਂਕਾਵਿ ਹੈ। ਮਹਾਂਕਾਵਿ ਮੰਗਲਾਚਰਨ ਤੋਂ' ਸ਼ੁਰੂ ਹੁੰਦਾ ਹੈ, ਇਸ ਦੇ ੨੦ ਸਰਗ 
ਹਨ। ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੋਂ 'ਸ਼ੁਰੂ ਹੋ ਕੇ ਖਾਲਸਾ ਰਾਜ ਦੇ ਪਤਨ 
ਅਤੇ ਆਜ਼ਾਦੀ ਸੰਗਰਾਮ ਦੇ ਪਲੇਠੇ ਅਧਿਆਇ, ਗੁਰੂ ਰਾਮ ਸਿੰਘ ਜੀ ਦੇ ਜੀਵਨ ਬਿਰਤਾਂਤ 
ਅਤੇ ਕੂਕਾ ਅੰਦੋਲਨ ਦੇ ਉਭਾਰ ਅਤੇ ਸੰਘਰਸ਼ ਨੂੰ ਬਿਆਨ ਕਰਦੇ ਇਤਿਹਾਸ ਦੀ ਕਹਾਣੀ ਬੜੀ 
ਰੌਚਕ ਹੈ, ਸਰਲ ਹੈ, ਆਮ ਵਰਤੋ' ਦੀ ਭਾਸ਼ਾ ਵਿੱਚ ਹੈ। ਸ਼ਿੰਗਾਰ ਰਸ, ਬੀਰ ਰਸ ਦੀ 
ਪ੍ਰਧਾਨਤਾ ਹੈ। ਇਤਿਹਾਸ ਦੇ ਹਰ ਮੋੜ ਨੂੰ ਬਹੁਤ ਵਿਦਵਤਾ ਭਰੇ ਕਾਵਿਮਈ ਸ਼ਬਦਾਂ ਵਿੱਚ, 
ਸ਼ਬਦਾਵਲੀ ਦੀ ਸੋਹਣੀ ਜੜਤ ਨਾਲ, ਪੂਰੇ ਤੋਲ ਤੁਕਾਂਤ ਦੇ ਮੇਲ ਨਾਲ, ਮੁਹਾਵਰੇ, ਕਹਾਵਤਾਂ, 
ਬਾਖੂਬੀ ਬਿਆਨ ਕੀਤਾ ਹੈ। 
ਦੇ ਆਜ਼ਾਦੀ ਸੰਘਰਸ਼ ਦੇ ਗੌਰਵ ਨੂੰ ਪ੍ਰਤੱਖ ਕੀਤਾ ਹੈ। ਇਤਿਹਾਸ, ਸਾਹਿਤ ਅਤੇ ਪੰਜਾਬੀ ਮਾਂ 
ਬੋਲੀ ਦੀ ਨਿੱਗਰ ਸੇਵਾ ਕੀਤੀ ਹੈ। ਮਹਾਂਕਾਵਿ ਵਿੱਚ ਇਤਿਹਾਸਿਕ ਤੌਰ ਤੇ ਇੱਕ ਵੀ ਘਟਨਾ 

14 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥102101 ੩0 021016110 1012 000॥॥ 


ਦਾ ਇੱਕ ਵੀ ਸ਼ਬਦ ਕਲਪਿਤ ਨਹੀ। ਹਰ ਗੱਲ, ਹਰ ਕਾਵਿ ਪੰਗਤੀ, ਹਰ ਸ਼ਬਦ ਪ੍ਰਮਾਣਿਕ 
ਇਤਿਹਾਸ ਦੀ ਮੁੰਹੇਂ ਬੋਲਦੀ ਤਸਵੀਰ ਹੈ। ਮਹਾਂਕਾਵਿ ਵਿੱਚ ਅਨੇਕ ਕਾਵਿ ਪੰਗਤੀਆਂ ਵਿੱਚ 


ਜੀਵਨ ਦੀਆਂ ਅਟੱਲ ਸਚਾਈਆਂ ਦਾ ਵਰਣਨ ਹੈ। 
ਮਹਾਂਕਾਵਿ ਦਾ ਇੱਕ ਨੋਸ ਗੁਣ ਹੁੰਦਾ ਹੈ, ਉਸ ਵਿੱਚ ਘਟਨਾ ਵਾਲੇ ਸਥਾਨ ਦੇ 
ਸਮਕਾਲੀ ਸਮੇਂ ਦੇ ਆਲੇ ਦੁਆਲੇ ਦਾ ਦ੍ਰਿਸ਼ ਵਰਨਣ, ਪ੍ਰਕਿਰਤਕ ਵਰਨਣ, ਫਸਲਾਂ, 


ਖੇਤੀਬਾੜੀ, ਜਨ ਜੀਵਨ, ਹਾਲਾਤਾਂ ਦਾ ਵਰਨਣ ਹੁੰਦਾ ਹੈ। ਸੰਤ ਸਿੰਘ ਸੋਹਲ ਹਾਲਾਤਾਂ 
ਮੁਤਾਬਕ ਲੋੜ ਮੁਤਾਬਕ ਹਰ ਮੋੜ ਤੇ ਕਮਾਲ ਦੇ ਦ੍ਰਿਸ਼ ਵਰਨਣ ਦੀ ਪੇਸ਼ਕਾਰੀ ਕਰਦੇ ਹਨ। 
ਜਦੋਂ ਗੁਰੁ ਰਾਮ ਸਿੰਘ ਜੀ ਆਪਣੀ ਫੌਜੀ ਟੁਕੜੀ ਦੇ ੨੫ ਸਿਪਾਹੀਆਂ ਸਮੇਤ ਖਜ਼ਾਨਾ ਲੈਣ 
ਪਿਸ਼ਾਵਰ ਜਾਂਦੇ ਹਨ ਅਤੇ ਉੱਥੇ ਉਨ੍ਹਾਂ ਦਾ ਮੇਲ ਗੁਰੂ ਬਾਲਕ ਸਿੰਘ ਨਾਲ ਹੁੰਦਾ ਹੈ, ਉਸ ਸਮੇਂ 
ਹਜਰੋਂ ਸ਼ਹਿਰ ਦੇ ਆਲੇ ਦੁਆਲੇ ਦੇ ਦਿਸ਼ ਦਾ ਸੋਹਲ ਜੀ ਨੇ ਕਮਾਲ ਦਾ ਵਰਨਣ ਕੀਤਾ ਹੈ- 
“ਸ਼੍ਰ ਅਧਰੌਟ ਨਾਕਾ, ਕੱਠ ਕੋਲੇ ਸਰਨਾ, 
ਕਾਦਾਵਰ ਘੱਤ ਕਲਨ ਖੜ੍ਹੇ ਨੇ #ਨਾਰ ਦੇ? 


ਹਗੀ-ਹਗੀ ਆਹਾ #£! %ਕਮਅਲੀ ਜ਼ ਹੋਵੇ, 
ਕਾਰਾਂ ਕੰ /ਨਫਤ ਲੌਕ. ਰੰਨ ਕਰਤਾਰ ਦੇ/ 
ਹੋਣਾ ਨਗਾੀੰ' ਸੰਤ ਆ? /ਵੱਚ ਆਨਾਨ ਏੇ/ ” 
ਗੁਰੂ ਰਾਮ ਸਿੰਘ ਜੀ ਦੇ ਜੀਵਨ ਬਿਰਤਾਂਤ, ਮਾਂ ਦੀ ਮਹੱਤਤਾ, ਪਿਤਾ ਦੀ ਪਰਿਵਾਰ 
ਕੀਤਾ ਵਰਨਣ ਇੰਝ ਕੂਲੇਖਾ ਪਾਉਂਦਾ ਹੈ, ਜਿਵੇਂ ਵਾਰਸ ਸ਼ਾਹ ਦੀ ਹੀਰ ਪੜ੍ਹ ਰਹੇ ਹੋਈਏ। 
ਸੰਤ ਸਿੰਘ ਸੋਹਲ ਇਹ ਮਹਾਂਕਾਵਿ ਲਿਖਣ ਨਾਲ ਪੋਟਿਆਂ ਦੇ ਗਿਣੇ ਜਾਣ ਵਾਲੇ ਮਹਾਨ 
ਸਾਹਿਤਕਾਰਾਂ ਦੀਆਂ ਸਫਾਂ ਵਿੱਚ ਆ ਖੜੋਤੇ ਹਨ। 
ਸੰਤ ਸਿੰਘ ਸੋਹਲ ਦੇ ਇਸ ਮਹਾਂਕਾਵਿ ਨੂੰ, ਮਹਾਂਕਾਵਿ ਦੇ ਮਹਾਂਨਾਇਕ ਨੂੰ ਅਤੇ ਦੇਸ਼ ਲਈ 
ਕਲਮ ਨੂੰ ਵੀ ਸਿਜਦਾ ਹੈ, ਨਮਨ ਹੈ। ਮਹਾਂਕਾਵਿ ਦਾ ਹਾਰਦਿਕ ਅਭਿਨੰਦਨ ਹੈ। ਸਵਾਗਤ 
ਹੈ। ਸੰਤ ਸਿੰਘ ਸੋਹਲ ਨੇ ਉਸ ਮਹਾਂਨਾਇਕ ਦਾ ਮਹਾਂਕਾਵਿ ਲਿਖਿਆ ਹੈ, ਜਿਸ ਸੰਬੰਧੀ ਜੂਨ 
੧੯੭੨ ਈ. ਦੇ ਗੁਰਦੁਆਰਾ ਗਜ਼ਟ ਵਿੱਚ ਲਿਖਿਆ ਹੈ- 
“ਜੇ ਸਾਡੇ ਦੇਸ਼ ਵਿੱਚ ਤੰਗ ਨਜ਼ਰੀਆ ਨਾ ਹੁੰਦਾ ਤਾਂ ਅੱਜ ਆਪ “ਫਾਦਰ ਆਫ ਦੀ ਨੇਸ਼ਨ? 
ਕਰਕੇ ਪੂਜੇ ਜਾਂਦੇ। ” 
ਸੰਤ ਸਿੰਘ ਸੋਹਲ ਦੁਆਰਾ ਲਿਖਿਆ ਇਹ ਮਹਾਨ ਮਹਾਂਕਾਵਿ ਦੇਸ਼ ਭਗਤਾਂ ਦੀ ਗਾਥਾ ਹੈ। 
15 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥੨॥॥॥॥102101 ੩0 021016110 1012 000॥॥ 


ਪਾਠਕਾਂ ਨੂੰ ਇਨ੍ਹਾਂ ਅੰਗਰੇਜ਼ ਹਕੂਮਤ ਦਾ ਤਖਤਾ ਪਲਟਣ ਵਾਲੇ ਭਾਰਤ ਦੇ ਪਹਿਲੇ ਦੇਸ਼ ਭਗਤਾਂ 
ਦੀ ਗਾਥਾ ਦੇ ਪੰਨਿਆਂ ਨੂੰ ਪੜ੍ਹਨਾ ਅਤੇ ਵਾਚਣਾ ਹੀ ਉਨ੍ਹਾਂ ਪਰਤੀ ਸਮਰਪਣ ਹੈ- 
ਗਾਥਾ ਵੀਰਾਂ ਦੀ ਐਵੇਂ £ਹ ਗਾਉਣ ਪੰਤੋ/ 
ਆਲੀ ਆਲਣਾ ਨਨ੍ਹਾਂ ਨੇ ਕੰਮ ਖਾਤਕ; 
ਦੀਦ ਓਨਾਂ ਦੀਂ ਹ ਕਰਾਉਣ ਪੰਨੇ/ ` -ਸਰਗ ਪੰਦਰਵਾਂ 


-ਡਾ. ਲਖਵੀਰ ਸਿੰਘ ਨਾਮਧਾਰੀ 
ਜ਼ਿਲ੍ਹਾ ਬਠਿੰਡਾ 


ਮੋ : 98768-50680 


16/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


੯੦੦ । 
ਲੋਕ ਨਾਇਕ ਮਹਾਂਪੁਰਸ਼ 
ਨਾਮਧਾਰੀ ਸਤਿਗੁਰੂ ਬਾਬਾ ਰਾਮ ਸਿੰਘ ਜੀ 
(ਮਹਾਂ ਕਾਵਿ) 

“ਮਹਾਂ ਕਾਵਿ” ਇੱਕ ਅਜਿਹੀ ਕਾਵਿ-ਵਿਧਾ ਹੈ ਜੋ ਆਧੁਨਿਕ ਕਾਲ ਦੀ ਉਪਜ 
ਨਹੀਂ ਹੈ। ਹਾਂ, ਪੰਜਾਬੀ ਮਹਾਂ ਕਾਵਿ ਜ਼ਰੂਰ ਆਧੁਨਿਕ ਕਾਲ ਵਿੱਚ ਹੀ ਰਚੇ ਗਏ। ਮਹਾਂ 
ਕਾਵਿ ਦੀ ਰਚਨਾ ਦੇ ਅਰੰਭ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਗੱਲ “ਰਾਮਾਇਣ” 
ਅਤੇ “ਮਹਾਂਭਾਰਤ” ਜਿਹੇ ਪੌਰਾਣਿਕ ਮਹਾਂਕਾਵਾਂ ਦੀ ਰਚਨਾ ਨਾਲੁ ਸ਼ੁਰੂ ਹੁੰਦੀ ਹੈ। ਸੰਸਕ੍ਰਿਤ 
ਆਚਾਰੀਆਂ ਨੇ ਤਾਂ ਸਰਗਾਬਧ ਲੰਬੀ ਕਾਵਿ ਰਚਨਾ ਨੂੰ ਮਹਾਂ ਕਾਵਿ ਦਾ ਨਾਮ ਦਿੱਤਾ ਹੈ, 
ਜਿਸ ਵਿੱਚ ਨਾਟਕੀ ਗੁਣ ਵੀ ਹੋਣੇ ਜ਼ਰੂਰੀ ਹਨ। ਇਸ ਵਿਧਾ ਵਿੱਚ ਕੇਵਲ ਮਨੋ-ਕਲਪਨਾ 
ਨੂੰ ਕੋਈ ਥਾਂ ਨਹੀ ਮਿਲਦੀ। ਮਹਾਂ ਕਾਵਿ ਦੀ ਰਚਨਾ ਕਿਸੇ ਇਤਿਹਾਸਕ ਜਾਂ ਪੌਰਾਣਿਕ 
ਕਥਾ `ਤੇ ਆਧਾਰਿਤ ਹੁੰਦੀ ਹੈ, ਜਿਸ ਵਿੱਚ ਮਾਨਵੀ ਜੀਵਨ ਦੇ ਸਾਰੇ ਪੱਖਾਂ ਅਤੇ ਸਾਰੇ ਰਸਾਂ 
ਦਾ ਬਿਆਨ ਸ਼ਾਮਿਲ ਹੁੰਦਾ ਹੈ। ਮਹਾਂ ਕਾਵਿ ਵਿਚਲੀ ਕਥਾ ਵੀ ਕਿਸੇ ਸਾਧਾਰਨ ਮਨੁੱਖ ਦੀ 
ਜੀਵਨ-ਕਥਾ ਨਾ ਹੇ ਕੇ ਕਿਸੇ ਯੋਧੇ, ਉੱਚੇ ਅਤੇ ਆਗੂ ਪੁਰਸ਼ ਦੀ ਹੁੰਦੀ ਹੈ। ਇਹ ਲੋਕ 
ਕਥਾ ਲੋਕਾਂ ਵਿੱਚ ਹਰਮਨ ਪਿਆਰੀ ਹੁੰਦੀ ਹੈ। ਆਮ ਤੌਰ `ਤੇ ਸਰਗਾਂ ਵਿੱਚ ਵੰਡੀ ਕਥਾ 
ਵਿਚਲੇ ਹਰ ਸਰਗ ਵਿੱਚ ਇੱਕ ਛੰਦ ਦਾ ਪ੍ਰਯੋਗ ਹੁੰਦਾ ਹੈ, ਪਰੰਤੂ ਕਈ ਵਾਰ ਇੱਕ ਸਰਗ 
ਵਿੱਚ ਕਈ ਛੰਦਾਂ ਦੀ ਵਰਤੋ' ਵੀ ਮਿਲਦੀ ਹੈ। 

ਮਹਾਂ ਕਾਵਿ ਦਾ ਨਾਮ ਵੀ ਨਾਇਕ ਦੇ ਨਾਮ `ਤੇ ਹੀ ਆਮ ਤੌਰ `ਤੇ ਰੱਖਿਆ 
ਜਾਂਦਾ ਹੈ, ਪਰੰਤੁ ਕਈ ਵਾਰ ਕਿਸੇ ਮਸ਼ਹੁਰ ਘਟਨਾ `ਤੇ ਆਧਾਰਿਤ ਨਾਮ ਵੀ ਰੱਖਿਆ 
ਜਾਂਦਾ ਹੈ, ਜਿਵੇਂ ਮਹਾਂਭਾਰਤ। ਮਹਾਂ ਕਾਵਿ ਦੀ ਭਾਸ਼ਾ ਰਸ-ਭਰਪੂਰ ਅਤੇ ਅਲੰਕ੍ਰਿਤ ਹੋਣੀ 
ਜ਼ਰੂਰੀ ਹੈ। ਮਹਾਂ ਕਾਵਿ ਦਾ ਨਾਇਕ ਕੋਈ ਦੇਵਤਾ, ਬਾਦਸ਼ਾਹ ਜਾਂ ਫਿਰ ਕੋਈ ਆਦਰਸ਼ 
ਮਾਨਵ ਹੀ ਹੋਣਾ ਚਾਹੀਦਾ ਹੈ। ਬਹਾਦਰ, ਗੰਭੀਰ, ਖਿਮਾਂ ਕਰਨ ਵਾਲਾ, ਸ਼ਾਂਤੀ ਪਸੰਦ, 
ਸਵੈ-ਕਾਬੂ ਵਾਲਾ, ਦ੍ਰਿੜ ਇਰਾਦੇ ਵਾਲਾ, ਉਤਸ਼ਾਹ ਭਰਪੂਰ ਹੋਣਾ ਨਾਇਕ ਲਈ ਅਵੱਸ਼ਕ 

ਹੈ, ਤਾਂ ਹੀ ਉਹ ਮਹਾਂ ਨਾਇਕ ਕਿਹਾ ਜਾ ਸਕਦਾ ਹੈ। 

ਪ੍ਰਾਚੀਨ ਕਾਲ ਵਿੱਚ ਜੋ ਮਹੱਤਵ ਮਹਾਂ ਕਾਵਿ ਨੂੰ ਪ੍ਰਾਪਤ ਸੀ, ਉਹ ਆਧੁਨਿਕ 
ਕਾਲ ਵਿੱਚ ਨਾਵਲ ਨੂੰ ਪ੍ਰਾਪਤ ਹੈ, ਜਿਸ ਕਰਕੇ ਮਹਾਂ ਕਾਵਿ ਦੀ ਰਚਨਾ ਟਾਵੀਂ-ਟਾਵੀ' ਜਾਂ 
ਨਾ ਹੋਣ ਦੇ ਬਰਾਬਰ ਹੀ ਕਹੀ ਜਾ ਸਕਦੀ ਹੈ। 

ਇਸ ਪੱਖੋਂ ਦੇਖਿਆ ਜਾਵੇ ਤਾਂ ਸੰਤ ਸਿੰਘ ਸੋਹਲ ਇੱਕ ਯੋਧਾ ਹੈ, ਜੋ ਹਥਲੇ ਮਹਾਂ 
ਕਾਵਿ ਦੀ ਰਚਨਾ ਨੂੰ ਲੈ ਕੇ ਮੈਦਾਨ ਵਿੱਚ ਉੱਤਰਿਆ ਹੈ। ਅਸਲ ਵਿੱਚ ਸੋਹਲ ਇੱਕ 
ਯਾਦਗਾਰੀ ਰਚਨਾ ਕਰਨਾ ਚਾਹੁੰਦਾ ਸੀ, ਜਿਸ ਵਾਸਤੇ ਉਸ ਨੂੰ ਕਿਸੇ ਪ੍ਰਸਿੱਧ ਕਥਾ ਅਤੇ 


17/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ੧3੧01੪1ਇ॥0%੧60011.60।। 


ਛੰਦ ਬੰਦੀ ਦੇ ਗਿਆਨ ਦੀ ਜ਼ਰੂਰਤ ਸੀ। ਜਦੋਂ ਉਨ੍ਹਾਂ ਨੇ ਪਿੰਗਲ ਅਤੇ ਅਰੂਜ਼ ਵਿੱਚ 
ਮੁਹਾਰਤ ਹਾਸਿਲ ਕੀਤੀ ਤਾਂ ਉਸ ਦੇ ਸਾਹਮਣੇ ਗ਼ਜ਼ਲ ਜਾਂ ਗੀਤਾਂ ਦੀ ਰਚਨਾ ਹੀ ਸੀ। 
ਅਚਾਨਕ ਅੰਦਰੋਂ ਇਹ ਉਤਸ਼ਾਹ ਭਰਪੁਰ ਉਮੰਗ ਪੈਦਾ ਹੋਈ ਕਿ ਕਿਉਂ ਨਾ ਕੋਈ ਕਥਾ 
ਅਜਿਹੀ ਲਿਖੀ ਜਾਵੇ, ਜਿਸ ਵਿੱਚ ਛੰਦਬੰਦੀ ਬਾਰੇ ਗਿਆਨ ਦੀ ਪਰਪੱਕਤਾ ਨੂੰ ਅਮਲੀ ਰੁਪ 
ਦਿੱਤਾ ਜਾ ਸਕੇ। ਇਹੋ ਜਿਹੀਆਂ ਸੋਚਾਂ ਸੋਚਦਿਆਂ ਹੀ ਉਸ ਦੀ ਨਜ਼ਰ ਮਹਾਂ ਕਾਵਿਕ 
ਬਣਤਰ `ਤੇ ਜਾ ਟਿਕੀ । 
ਬਾਬਾ ਰਾਮ ਸਿੰਘ ਜੀ, ਨਾਮਧਾਰੀ ਸਤਿਗੁਰੂ ਦੇ ਜੀਵਨ `ਤੇ ਜਾ ਅਟਕੀ ਸੰਤ ਸਿੰਘ ਸੋਹਲ 
ਦੀ ਨਜ਼ਰ। ਇਸ ਤਰ੍ਹਾਂ ਹਥਲੇ ਮਹਾਂ ਕਾਵਿ ਦੀ ਰਚਨਾ ਅਰੰਭ ਹੋ ਗਈ। ਜੋਸ਼, ਹੋਸ਼, 
ਹੀ ਕਿਹਾ ਜਾ ਸਕਦਾ ਹੈ। 

ਇਸ ਮਹਾਂ ਕਾਵਿ ਦਾ ਮਹਾਂ ਨਾਇਕ ਸੱਚਮੁੱਚ ਲੋਕ-ਨਾਇਕ ਹੈ। ਇਸ ਨਾਇਕ 
ਨੇ ਗਉ-ਰੱਖਿਆ ਦੇ ਹੱਕ ਵਿੱਚ ਨਾ ਕੇਵਲ ਆਵਾਜ਼ ਹੀ ਉਠਾਈ, ਸਗੋਂ ਗਉ-ਹੱਤਿਆ ਨੂੰ 
ਰੋਕਣ ਲਈ ਮਹਾਂ ਨਾਇਕਾਂ ਵਾਲੇ ਕਾਰਜ ਕੀਤੇ। ਇਹ ਉਹ ਪੁਰਸ਼ ਸੀ ਜਿਸ ਨੇ ਮਹਾਤਮਾ 
ਗਾਂਧੀ ਤੋਂ ਵੀ ਪਹਿਲਾਂ ਅੰਗਰੇਜ਼ ਸਰਕਾਰ ਵਿਰੁੱਧ ਨਾ ਮਿਲਵਰਤਨ ਦੀ ਲਹਿਰ ਇਸ ਤਰ੍ਹਾਂ 
ਚਲਾਈ ਕਿ ਅੰਗਰੇਜ਼ ਦਾ ਕੱਪੜਾ ਤਿਆਗ ਦਿੱਤਾ, ਉਸ ਦਾ ਡਾਕ-ਸਿਸਟਮ ਪੂਰੀ ਤਰ੍ਹਾਂ 
ਛੱਡ ਕੇ ਦੁਰ ਦੁਰ ਤੱਕ ਸੁਨੇਹੇ ਪਹੁੰਚਾਣ ਲਈ ਆਪਣਾ ਸਿਸਟਮ ਕਾਇਮ ਕੀਤਾ, ਜੋ 
ਆਪਣੇ ਆਪ ਵਿੱਚ ਇੱਕ ਇਨਕਾਲਬੀ ਕਦਮ ਸੀ। ਸ਼ਾਂਤ-ਚਿੱਤ ਰਹਿ ਕੇ, ਖੁੱਲ੍ਹੇ ਦਿਲ 
ਨਾਲ, ਸੱਚਮੁੱਚ ਲੋਕ-ਸ਼ਕਤੀ ਇਕੱਠੀ ਕਰ ਕੇ, ਆਜ਼ਾਦੀ ਦੇ ਸੰਗਰਾਮ ਵਿੱਚ ਇਸ ਦਾ 
ਪ੍ਰਯੋਗ ਇੱਕ ਮਹਾਂ ਪੁਰਸ਼ ਦੇ ਰੂਪ ਵਿੱਚ ਕਰਦਿਆਂ ਹਰ ਤਰ੍ਹਾਂ ਦੀ ਕੁਰਬਾਨੀ ਕੀਤੀ। ਇੱਥੋਂ 
ਤੱਕ ਕਿ ਅੰਗਰੇਜ਼ ਸਰਕਾਰ ਦੀ ਫੌਜ ਦੀ ਨੌਕਰੀ ਤਿਆਗ ਦਿੱਤੀ। ਰੂਸ ਦੇ ਜਾਰ ਤੱਕ ਨਾਲ 
ਸੰਪਰਕ ਕਰਨਾ ਉਸ ਸਮੇਂ ਵਿੱਚ ਕੋਈ ਛੋਟੀ-ਮੋਟੀ ਗੱਲ ਨਹੀ ਸੀ। ਇਸ ਪ੍ਰਕਾਰ ਆਪਣਾ 
ਸਾਰਾ ਜੀਵਨ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਦਿਆਂ ਲੇਖੇ ਲਾ ਦਿੱਤਾ। ਇਹ ਸ਼ਖਸੀਅਤ 
ਸੱਚਮੁੱਚ ਲੋਕ-ਨਾਇਕ ਵਾਲੀ ਮੁੱਖ ਭੂਮਿਕਾ ਨਿਭਾਉਂਦਿਆਂ ਇਹ ਹੱਕ ਰੱਖਦੀ ਸੀ ਕਿ ਉਸ 
ਦੇ ਜੀਵਨ ਬਿਰਤਾਂਤ ਨੂੰ ਮਹਾਂ ਕਾਵਿ ਦੀ ਸਮੱਗਰੀ ਬਣਾਇਆ ਜਾਵੇ। ਇਸ ਪੱਖੋਂ ਪ੍ਰਸਿੱਧ 
ਕਵੀ ਸੰਤ ਸਿੰਘ ਸੋਹਲ ਦਾ ਇਹ ਮਹਾਨ ਕਾਰਜ ਅਤੀ ਸ਼ਲਾਘਾਯੋਗ ਹੈ। 

ਸੰਸਕ੍ਰਿਤ ਆਚਾਰੀਆਂ ਨੇ ਅੱਠ ਸਰਗਾਂ ਤੋਂ ਲੈ ਕੇ ਆਪਣੀ ਚਰਚਾ ਵਿੱਚ ਸੈਂਕੜੇ 
ਸਰਗਾਂ ਦੀ ਗੱਲ ਵੀ ਕੀਤੀ ਹੈ। ਇੱਕ ਪੱਖੋਂ ਇਹ ਸੰਖਿਆ ਕਥਾ-ਬਿਰਤਾਂਤ ਦੇ ਵਿਸਤਾਰ 
ਦੀ ਲੰਬਾਈ ਤੇ ਵੀ ਨਿਰਭਰ ਕਰਦੀ ਹੈ। ਸੋਹਲ ਨੇ ਅੱਠ ਤੋ' ਵੱਧ ਸਰਗਾਂ ਦੀ ਵਰਤੋ' ਕੀਤੀ 


18/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0 €0੫੧ ੧3੧01੪1ਇ॥0%੧60011.60।। 


ਹੈ। ਅਸਲ ਵਿੱਚ ਘਟਨਾਵਾਂ ਦੀ ਪ੍ਰਕਿਰਤੀ ” ਤੇ ਹੀ ਸਰਗਾਂ ਦੀ ਸੰਖਿਆ ਨਿਰਭਰ ਕਰਦੀ 
ਹੈ। ਸੋਹਲ ਨੇ ਬਿਲਕੁੱਲ ਠੀਕ ਗਿਣਤੀ ਰੱਖੀ ਹੈ। 

ਜਿੱਥੋਂ ਤੱਕ ਛੰਦ-ਪ੍ਰਯੋਗ ਦੀ ਗੱਲ ਹੈ, ਇਸ ਦਾ ਆਧਾਰ ਇਸ ਕਾਬਿਲ ਸ਼ਾਇਰ 
ਨੇ ਰਸਾਂ ਦਾ ਪ੍ਰਵਿਰਤੀ ਅਨੁਸਾਰ ਕੀਤਾ ਹੈ। ਇਸੇ ਕਰਕੇ ਦੇਹਿਰਾ, ਕੋਰੜਾ, ਬੈਂਤ, ਕਬਿੱਤ 
ਆਦਿ ਛੰਦ ਵਿਭਿੰਨ ਰਸਾਂ ਅਨੁਸਾਰ ਹੀ ਵਰਤੇ ਗਏ ਹਨ। ਪ੍ਰਚਲਿਤ ਰਵਾਇਤ ਅਨੁਸਾਰ 
ਹਰ ਸਰਗ ਦੇ ਰੂਪ ਵਿੱਚ ਬਿਰਤਾਂਤਿਕ ਇਕਾਈ ਦੇ ਅਰੰਭ ਨੂੰ ਪਰੰਪਰਿਕ ਲੋਕ ਕਥਾ ਦੀ 
ਸ਼ੁਰੂਆਤ ਵਾਲਾ ਪ੍ਰਭਾਵ ਪੈਦਾ ਕਰ ਦਿੱਤਾ ਹੈ। ਥਾਂ ਥਾਂ ਤੇ ਵਾਰਤਾਲਾਪੀ ਜੁਗਤ ਦਾ ਪ੍ਰਯੋਗ 
ਕਰ ਕੇ ਨਾਟਕੀ ਅੰਸ ਵੀ ਭਰ ਦਿੱਤਾ ਹੈ। ਭਾਵੇਂ ਇਸ ਰਚਨਾ ਵਿਚਲੀ ਕਥਾ ਪੋਰਾਣਿਕ 
ਨਹੀਂ ਹੈ ਪਰੰਤੂ ਸੁਤੰਰਤਾ ਸੰਗਰਾਮ ਦੇ ਇਤਿਹਾਸ ਵਿੱਚ ਪਾਏ ਯੋਗਦਾਨ ਕਾਰਨ ਇਸ ਦਾ 
ਇਤਿਹਾਸਕ ਮਹੱਤਵ ਬਹੁਤ ਹੈ। ਇਤਿਹਾਸਕ ਹੋਣ ਕਰਕੇ ਹੀ ਇਸ ਦੀ ਪ੍ਰਮਾਣਿਕ ਪੁਸ਼ਟੀ 
ਬਾਰੇ ਕੋਈ ਸੰਦੇਹ ਨਹੀ' ਰਹਿੰਦਾ। 

ਸੋਹਲ ਦੀ ਇਸ ਰਚਨਾ ਵਿੱਚ ਮੋਲਿਕਤਾ ਵੀ ਨਜ਼ਰ ਆਉਂਦੀ ਹੈ। ਹਰ ਇੱਕ 
ਸਰਗ ਵਿੱਚ ਦੋਹਿਰਾ ਛੰਦ ਤੋਂ ਬਾਅਦ ਕਈ ਕਈ ਛੰਦਾਂ ਦਾ ਪ੍ਰਯੋਗ ਸ਼ਾਇਦ ਸੋਹਲ ਨੇ ਹੀ 
ਕੀਤਾ ਹੈ। ਇਹ ਪ੍ਰਯੋਗ ਮੌਲਿਕ ਹੀ ਨਹੀਂ', ਢੁੱਕਵਾਂ ਵੀ ਹੈ। ਪਿੰਗਲ ਅਤੇ ਅਰੂਜ਼ ਵਿੱਚ 
ਮੁਹਾਰਤ ਪ੍ਰਾਪਤੀ ਕਾਰਨ ਕਿਤੇ ਵੀ ਤੁਕਾਂਤ ਮੇਲ, ਮਾਤਰਾਂ ਦੀ ਗਿਣਤੀ, ਹਰ ਤੁਕ ਵਿੱਚ 
ਵਜ਼ਨ ਦੀ ਘਾਟ-ਵਾਧ ਨਜ਼ਰ ਨਾ ਆਉਣੀ ਆਦਿ ਵਿਸ਼ੇਸ਼ਤਾਵਾਂ ਸੰਤ ਸਿੰਘ ਸੋਹਲ ਦੀ 
ਕਾਵਿ-ਕਲਾ ਨੂੰ ਪੂਰਨ ਰੂਪ ਵਿੱਚ ਸਰੋਦੀ/ਸੰਗੀਤਮਈ ਬਣਾ ਦਿੰਦੀਆਂ ਹਨ। 

ਇਸ ਮਹਾਨ ਮਹਾਂਕਾਵਿਕ ਕਾਰਜ ਵਿੱਚ ਨਜ਼ਰ ਆ ਰਹੀ ਸਫ਼ਲਤਾ ਤੋਂ ਇਹ 
ਅੰਦਾਜ਼ਾ ਸੁਭਾਵਿਕ ਹੋ ਜਾਂਦਾ ਹੈ ਕਿ ਨੇੜਲੇ ਭਵਿੱਖ ਵਿੱਚ ਸੋਹਲ ਹੋਰ ਕਈ ਵਧੀਆ 
ਰਚਨਾਵਾਂ ਕਰ ਕੇ ਪੰਜਾਬੀ ਸਾਹਿਤ ਦੇ ਮਹਾਂਕਾਵਿਕ ਖ਼ਜ਼ਾਨੇ ਵਿੱਚ ਬਹੁਮੁੱਲਾ ਵਾਧਾ ਕਰੇਗਾ। 
ਹਥਲੇ ਕਾਰਜ ਲਈ ਉਹ ਬਹੁਤ ਬਹੁਤ ਵਧਾਈ ਦਾ ਪਾਤਰ ਹੈ। 


ਡਾ. ਹਰਜੀਤ ਸਿੰਘ ਸੱਧਰ 
ਰਾਜਪੁਰਾ 

ਮਿਤੀ: 10-5-2023 
ਫੋਨ : 98787-48483 


19/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


੮ (91 % ੫੧ 
ਬਹੁਪੱਖੀ ਕਾਵਿ ਸਿਰਜਕ ਕਵੀ: ਸੰਤ ਸਿੰਘ ਸੋਹਲ 
“ਕਵੀ” ਸ਼ਬਦ ਸੰਸਕ੍ਰਿਤ ਦੇ “ਕਵ” ਧਾਤੂ ਤੋਂ ਉਤਪਨ ਹੋਇਆ ਹੈ। ਕਵੀ ਦੇ 
ਅਰਥ ਹਨ-ਕਾਵਿ ਰਚਨਾ ਕਰਨ ਵਾਲਾ। ਬਹੁਪੱਖੀ ਸ਼ਾਇਰ ਸੰਤ ਸਿੰਘ ਸੋਹਲ ਨੇ ਕਾਵਿ 
ਆਦਿ ਦੀ ਵਰਤੋ ਕਰ ਸਿਰਜਣਾ ਕੀਤੀ ਹੈ। ਇਸ ਪੁਸਤਕ ਦਾ ਮੁੱਢ ਮੰਗਲਾ ਚਰਨ ਤੋਂ 
ਬੰਨ੍ਹਿਆ ਹੈ, ਜਿਵੇਂ ਕਿ- 
ਤਾੰ ਦਾਤਾ ਹੈ ਸਤ ਦਾ; ਸਝੇ ਤਆਨੇ ਰੰਨਾ/ 
ਤੋਕੀੰ ਗਜਆਤ ਨਾਲ 2. ਨਿਖਦਾ ਹਾਂ ਰਸੰਨ/ 
ਇਸ ਤੋਂ ਉਪਰੰਤ ਸਰਗ ਪਹਿਲਾ ਤੋਂ ਪੁਸਤਕ ਦੀ ਅਰੰਭਤਾ ਕੀਤੀ ਹੈ, ਜਿਸ 
ਵਿੱਚ ਦੋਹਾ ਛੰਦ ਨਾਲ ਜਿੱਥੇ ਸ਼ੁਰੁਆਤ ਕਰਦਾ ਹੈ, ਉੱਥੇ ਹਰ ਸਰਗ ਨੰ ਦੋਹੇ ਨਾਲ ਸ਼ੁਰੁ 
ਕਰਦਾ ਹੈ। ਛੰਦਬੰਦੀ ਲਿਖਦਿਆਂ ਸ਼ਾਇਰ ਨੇ ਵਜ਼ਨ, ਬਹਿਰ, ਮਾਤਰਾਵਾਂ, ਤੁਕਾਂਤ ਪੱਖੋਂ 
ਵੀ ਛੰਦਾਂ ਨੂੰ ਬਾਖੂਬੀ ਨਿਭਾਇਆ ਹੈ। ਕਵੀ ਦੀ ਕਵਿਤਾ ਗੁਰੂ ਪ੍ਰੇਮ, ਭਗਤੀ, ਦੇਸ਼ ਪ੍ਰੇਮ 
ਸੇਵਾ, ਸਮਾਜਿਕ ਸਰੋਕਾਰਾਂ ਵਿੱਚ ਲਬਰੇਜ਼ ਹੈ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਅਵਤਾਰ, 
ਬਚਪਨ, ਜਵਾਨੀ, ਫੌਜ ਦੇ ਕੌਤਕ, ਸਿੱਖ ਰਾਜ ਦਾ ਸਮਾਂ, ਆਜ਼ਾਦੀ ਸੰਗਰਾਮ, 
ਬੜੀ ਨਿਪੁੰਨਤਾ ਨਾਲ ਛੋਹਿਆ ਹੈ ਅਤੇ ਸਿਰੇ ਚਾੜ੍ਹਿਆ ਹੈ। ਪਾਠਕ ਇਸ ਪੁਸਤਕ ਨੂੰ 
ਪੜ੍ਹਕੇ ਭਰਪੂਰ ਗਿਆਨ ਹਾਸਲ ਕਰ ਸਕਦੇ ਹਨ। ਸੁਤਤੰਰਤਾ ਸੰਗਰਾਮ ਦੇ ਮਹਾਂ ਨਾਇਕ 
ਸਤਿਗੁਰੂ ਰਾਮ ਸਿੰਘ ਜੀ ਮਹਾਂ ਕਾਵਿ ਨਾਮਕ ਪੁਸਤਕ ਦਾ ਮੈਂ ਸਵਾਗਤ ਕਰਦਾ ਹਾਂ ਅਤੇ 
ਲੇਖਕ ਨੂੰ ਮੁਬਾਰਕਬਾਦ ਦੇਂਦਾ ਹਾਂ। 
ਆਮੀਨ 
ਪੰਜਾਬੀ ਸਾਹਿਤ ਸਭਾ, ਸ੍ਰੀ ਭੈਣੀ ਸਾਹਿਬ 
ਮੋ : 94636-60990 


20/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0 0੫੧ ॥॥੨॥॥॥॥1॥2101 ੩0 021016110 10112 000॥॥ 


ਦਿ 
ਦ ਸ਼ਬਦ 

ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਸੱਥ “ਲਾਂਬੜਾ” ਦੀ ਇਕਾਈ ਸਰਹਿੰਦ ਦਾ ਇੱਕ 
ਨਿਮਾਣਾ ਜਿਹਾ ਸੇਵਾਦਾਰ ਹਾਂ, ਜੋ ਡਾ. ਨਿਰਮਲ ਸਿੰਘ ਜੀ ਲਾਂਬੜਾ ਦੀ ਸਰਪਰਸਤੀ ਹੇਠ 
ਦੂਸਰੀਆਂ ਪੰਜਾਬੀ ਸੱਥਾਂ ਦੀ ਤਰ੍ਹਾਂ ਆਪਣੇ ਵਿਰਸੇ ਨਾਲ ਜੁੜੇ ਕਾਰਜਾਂ ਪ੍ਰਤੀ ਸੁਚੇਤ ਹੋ 
ਕਾਰਜ ਕਰ “ਰਹੀ! ਹੈ( ਮੇਰੀ ਇਹ ਘਾਲਣਾ ਵੀ ਉਨ੍ਹਾਂ ਦੁਆਰਾ ਦਰਸਾਏ ਮਾਰਗ `ਤੇ 
ਚੱਲਦਿਆਂ ਵਿਰਾਸਤ ਦੀ ਇੱਕ ਉਹ ਤਸਵੀਰ ਹੈ, ਜਿਸ ਤੋਂ ਕਿ ਆਮ ਲੋਕਾਈ ਅਨਜਾਣ 
ਹੈ। ਕੁੱਲ ਆਲਮ ਦੀਆਂ ਸੱਥਾਂ ਦਾ ਇੱਕ ਸੰਕਲਪ ਹੈ ਕਿ ਜੋ ਸੂਰਬੀਰ ਮਹਾਂ ਨਾਇਕ ਯੋਧੇ 
ਘੋਖ ਪੜਤਾਲ ਕਰ ਆਮ ਅਵਾਮ ਦੇ ਸਾਹਮਣੇ ਪੇਸ਼ ਕੀਤਾ ਜਾਵੇ। 
ਲੋਕ ਗਾਇਕ, ਗਵੱਈਏ ਇਤਿਹਾਸ ਦੇ ਪੰਨਿਆਂ `ਤੇ ਉੱਕਰੇ ਸੱਚ ਦੀ ਘੋਖ ਪੜਤਾਲ ਕਰ 
ਸੱਚ ਬਿਆਨ ਕਰਦੇ ਹਨ, ਤਾਂ ਆਪਣੇ ਸ਼ਾਨਾਂਮਤੀ ਇਤਿਹਾਸ ਦੇ ਉਨ੍ਹਾਂ ਸੂਰਬੀਰ ਨਾਇਕਾਂ 
ਉੱਤੇ ਮਾਣ ਮਹਿਸੂਸ ਹੁੰਦਾ ਹੈ, ਜਿਨ੍ਹਾਂ ਸਮੇਂ ਦੇ ਜ਼ਾਬਰ ਹਾਕਮਾਂ ਨਾਲ ਮੱਥਾ ਲਾ ਸੱਚ ਤੇ 
ਪਹਿਰਾ ਦੇਂਦਿਆਂ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ ਪਰ ਸਿਦਕੋਂ ਨਹੀਂ ਡੋਲੇ। 
ਇਤਿਹਾਸ ਅਜਿਹੇ ਮਹਾਂ ਨਾਇਕਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਹੱਥਲੀ 
ਪੁਸਤਕ “ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ” ਇੱਕ ਅਜਿਹੇ ਸੁਰਬੀਰ ਯੋਧੇ ਮਹਾਂ ਪੁਰਖ 
ਦੀ ਜੀਵਨ ਗਾਥਾ ਹੈ, ਜਿਸ ਨੇ ਅੰਗਰੇਜ਼ ਜਿਹੀ ਮਹਾਂ ਸ਼ਕਤੀ ਨਾਲ ਮੱਥਾ ਹੀ ਨਹੀ' 
ਲਾਇਆ, ਬਲਕਿ ਉਸ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ । 

ਸਿੱਖ ਧਰਮ ਦੇ ਧਾਰਨੀ ਇਹ ਕੋਈ ਸ਼ਹਿਨਸ਼ਾਹ, ਰਜਵਾੜੇ ਜਾਂ ਕਿਸੇ ਰਿਆਸਤ 
ਦੇ ਵਜ਼ੀਰ ਅਹਿਲਕਾਰ ਨਹੀ ਸਨ, ਉਹ ਸਿੱਖ ਫੌਜ ਦੇ ਇੱਕ ਆਮ ਸਿਪਾਹੀ ਸਨ, ਜਿਨ੍ਹਾਂ 
ਨੇ ਸਿੱਖ ਰਾਜ ਨੂੰ ਬਿਖਰਦਿਆਂ ਅੱਖੀਂ ਦੇਖਿਆ ਸੀ। ਕਿਰਤੀ ਪਰਵਾਰ ਵਿੱਚ ਪੈਦਾ ਹੋਏ 
ਇਸ ਮਹਾਂਪੁਰਸ਼ ਨੇ ਜਿੱਥੇ ਸਮੇਂ ਦੀ ਹਕੂਮਤ ਨਾਲ ਆਢਾ ਲਿਆ, ਉੱਥੇ ਅਨੇਕਾਂ ਸਮਾਜ 
ਸੁਧਾਰ ਦੇ ਕਾਰਜਾਂ ਦੀ ਬੁਨਿਆਦ ਰੱਖੀ। ਔਰਤ ਜਾਤੀ ਦੇ ਜੀਵਨ ਸੁਧਾਰ ਲਈ ਅਹਿਮ 
ਕਾਰਜ ਕੀਤੇ, ਬਾਲ ਵਿਆਹ ਪ੍ਰਥਾ ਅਤੇ ਸਤੀ ਪ੍ਰਥਾ ਦਾ ਵਿਰੋਧ ਕਰ ਵਿਧਵਾ ਵਿਆਹ ਦੀ 
ਰੀਤ ਨੂੰ ਪ੍ਰਚੱਲਤ ਕੀਤਾ। ਪੰਜਾਬੀ ਮਾਂ ਬੋਲੀ ਨੂੰ ਪੜ੍ਹਨ ਦਾ ਹੋਕਾ ਦਿੱਤਾ, ਸਮੂਹਿਕ ਵਿਆਹ 
ਰਸਮ (ਅਨੰਦ ਕਾਰਜ) ਅਰੰਭ ਕੀਤੀ। ਜਿਸ ਦੇ ਅਧਾਰ ਉੱਤੇ ਆਨੰਦ ਮੈਰਿਜ ਐਕਟ 
ਬਣਿਆ। ਹਕੂਮਤ ਨਾਲ ਆਢਾ ਲੈਂਦਿਆਂ ਅਹਿੰਸਾ ਦਾ ਮਾਰਗ ਅਖਤਿਆਰ ਕਰਦਿਆਂ 
ਮਾਰੂ ਹਥਿਆਰਾਂ ਦੀ ਥਾਂ ਨਾ-ਮਿਲਵਰਤਨ ਜਿਹਾ ਹਥਿਆਰ ਹੋਂਦ ਵਿੱਚ ਲਿਆਂਦਾ, ਜਿਸ 
ਨੂੰ ਅੱਗੇ ਚੱਲ ਮਹਾਤਮਾ ਗਾਂਧੀ ਨੇ ਅਪਨਾ ਕੇ ਪ੍ਰਸਿੱਧੀ ਹਾਸਲ ਕੀਤੀ। ਅਨੇਕਾਂ ਸਰੀਰਕ 


21/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ੧3੧01੪1ਇ॥0%੧60011.60।। 


ਜਿੱਥੇ ਸਿੱਖ ਰਾਜ ਦੇ ਪਤਨ ਤੋਂ ਬਾਅਦ ਮਹਾਰਾਣੀ ਜਿੰਦਾਂ ਅਤੇ ਨੌਰੰਗਾਬਾਦੀ ਡੇਰੇ ਦੇ ਸੇਵਕ 
ਬਾਬਾ ਮਹਾਰਾਜ ਸਿੰਘ ਦਾ ਨਾਂ ਆਉਂਦਾ ਹੈ, ਉੱਥੇ ਉਸ ਤੋਂ ਬਾਅਦ ਬਾਬਾ ਰਾਮ ਸਿੰਘ ਜੀ 
ਨਾਮਧਾਰੀ ਇੱਕ ਅਜਿਹੇ ਮਹਾਂ ਨਾਇਕ ਹਨ, ਜਿਨ੍ਹਾਂ ਨੇ ਮੁਰਦਾ ਕੋਮ ਵਿੱਚ ਫਿਰ ਤੋਂ ਨਵੀਂ 
ਰੂਹ ਭਰ ਦਿੱਤੀ ਕਿ ਉਨ੍ਹਾਂ ਦੇ ਸੇਵਕ ਜਿੱਥੇ ਹੱਸ ਹੱਸ ਫਾਂਸੀਆਂ ਦੇ ਰੱਸਿਆਂ ਨੂੰ ਗਲਾਂ ਵਿੱਚ 
ਪਾ ਸ਼ਹਾਦਤ ਦੇ ਜਾਮ ਪੀ ਗਏ, ਉੱਥੇ ਮਲੇਰਕੋਟਲੇ ਦੀ ਧਤਰੀ ਉੱਤੇ ਤੋਪਾਂ ਅੱਗੇ ਖੜ੍ਹ ਮੌਤ 
ਨੂੰ ਵੰਗਾਰਦੇ ਰਹੇ। ਅਜਿਹੇ ਮਹਾਂ ਪੁਰਖ ਦੀ ਜੀਵਨ ਗਾਥਾਂ ਨੂੰ ਛੰਦਬੰਦੀ ਅਧਾਰਤ ਲਿਖਣਾ 
ਮੈਂ ਆਪਣਾ ਸੁਭਾਗ ਸਮਝਦਾ ਹਾਂ। ਜੋ ਡਾ. ਹਰਜੀਤ ਸਿੰਘ ਜੀ ਸੱਧਰ ਸਾਹਿਬ ਦੀ ਪ੍ਰੇਰਨਾ 
ਸਦਕਾ ਕਿੱਸੇ ਤੋਂ “ਮਹਾਂ ਕਾਵਿ” ਦੇ ਰੂਪ ਵਿੱਚ ਸੰਪੂਰਨ ਹੋਈ । 
ਸਹਾਇਕ ਹੁੰਦੇ ਹਨ। ਅਜਿਹੀ ਹੀ ਘਟਨਾ ਵਿੱਚੋਂ ਇਸ ਮਹਾਂ ਕਾਵਿ ਦੀ ਉਤਪਤੀ ਹੋਈ 
ਹੈ। ਮੈਨੂੰ ਸੰਨ ੨੦੧੩ ਦੇ ਅਗਸਤ ਮਹੀਨੇ ਦਾ ਉਹ ਦਿਨ ਕਦੇ ਨਹੀਂ ਭੁੱਲਦਾ, ਜਦੋਂ 
ਸਾਵਣ ਕਵੀ ਦਰਬਾਰ ਦੀ ਸਮਾਪਤੀ ਉਪਰੰਤ ਬਾਈ ਬਲਵੰਤ ਸਿੰਘ ਸਾਨੀਪੁਰ ਹੁਰਾਂ ਨੇ 
ਮੈਨੂੰ ਨਾਮਧਾਰੀ ਸਤਿਗੁਰ ਬਾਬਾ ਰਾਮ ਸਿੰਘ ਜੀ ਦੀ ਜੀਵਨੀ ਪੜ੍ਹਨ ਲਈ ਪ੍ਰੇਰਿਆ ਸੀ। 
ਇਸ ਸਲਾਹ ਉਪਰੰਤ ਮੈਂ ਉਸ ਮਹਾਂ ਪੁਰਸ਼ ਦੇ ਜੀਵਨ ਪ੍ਰਤੀ ਅਕਰਸ਼ਿਤ ਹੋ ਪੜ੍ਹਨਾ ਸ਼ੁਰੂ 
ਕੀਤਾ ਅਤੇ ਇਸ ਨੂੰ ਕਵਿਤਾ ਦੇ ਛੰਦ ਵਿਧੀ ਵਿਧਾਨ ਰਾਹੀ ਛੰਦ ਰੁਪ ਦੇਣ ਦਾ ਨਿਰਣਾ 
ਲਿਆ ਅਤੇ ਡਾ. ਸਾਹਿਬ ਹਰਜੀਤ ਸਿੰਘ ਸੱਧਰ ਜੀ ਦੀ ਸਾਹਿਤਕ ਸੋਚ ਦੇ ਸਦਕੇ ਇਹ 
ਇੱਕ ਸੰਪੂਰਨ ਰੂਪ ਵਿੱਚ ਮਹਾਂ ਕਾਵਿ ਹੋ ਨਿਬੜਿਆ। ਇਸ ਕਾਰਜ ਨੂੰ ਨੇਪਰੇ ਚਾੜ੍ਹਨ 
ਲਈ ਬੀਬੀ ਹਰਜਿੰਦਰ ਕੌਰ ਜੀ ਦਾ ਵੀ ਰਿਣੀ ਹਾਂ, ਜਿਨ੍ਹਾਂ ਨੇ ਹਮੇਸ਼ਾਂ ਮੈਨੂੰ ਇਸ ਕਾਰਜ ਨੂੰ 
ਪੂਰਨ ਕਰਨ ਲਈ ਉਤਸ਼ਾਹਿਤ ਕੀਤਾ। 

ਸੋ ਇਹ ਪੁਸਤਕ ਵੀ ਇੱਕ ਵਿਰਾਸਤੀ ਪੱਖ ਦਾ ਇੱਕ ਉਹ ਦਸਤਾਵੇਜ਼ ਹੈ, ਜਿਸ 
ਕਚਹਿਰੀ ਵਿੱਚ ਪੇਸ਼ ਕਰਨ ਦਾ ਛੋਟਾ ਜਿਹਾ ਉਪਰਾਲਾ ਹੈ। ਜਿਸ ਨੂੰ ਪੂਰਾ ਕਰਨ ਲਈ 
ਜਿੱਥੇ ਮੈਂ ਡਾ. ਸਾਹਿਬ ਨਿਰਮਲ ਸਿੰਘ ਜੀ ਲਾਂਬੜਾ , ਸ੍ਰ. ਮੋਤਾ ਸਿੰਘ ਜੀ ਸਰਾਏ ਯੂ. ਕੇ. 
ਡਾ. ਲਖਵੀਰ ਸਿੰਘ ਜੀ ਨਾਮਧਾਰੀ, ਭਾਈ ਹਰਪਾਲ ਸਿੰਘ ਜੀ ਸੇਵਕ, ਕਵੀਸ਼ਰ 
ਗੁਰਸੇਵਕ ਸਿੰਘ ਜੀ ਨਾਮਧਾਰੀ ਭੈਣੀ ਸਾਹਿਬ, ਕਵੀਸ਼ਰ ਕਰਿਸ਼ਨ ਸਿੰਘ ਜੀ ਨਰਵਾਣਾ 
(ਨਾਭਾ) ਦਾ ਵੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਮੈਨੂੰ ਮੇਰੀਆਂ ਲਿਖਤਾਂ ਪ੍ਰਤੀ ਕੀਮਤੀ ਸੁਝਾਅ 
ਦੇ ਕੇ ਮੇਰੀ ਹੌਸਲਾ ਅਫ਼ਜਾਈ ਕੀਤੀ ਅਤੇ ਮੈਂ ਉਨ੍ਹਾਂ ਵਿਦਵਾਨ ਲੇਖਕਾਂ ਦਾ ਵੀ ਧੰਨਵਾਦੀ 
ਹਾਂ, ਜਿਨ੍ਹਾਂ ਦੀਆਂ ਕਿਤਾਬਾਂ ਅਤੇ ਲੇਖ ਮੇਰੀ ਇਸ ਘਾਲਣਾ ਲਈ ਰਾਹ ਦਸੇਰੇ ਬਣੇ । ਇੱਥੇ 


22/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ੧3੧01੪1ਇ॥0%੧60011.60।। 


ਮੈਂ ਨਾਮਧਾਰੀ ਸਤਿਗੁਰੂ ਪੰਥ ਦੇ ਰਹਿਨੁਮਾ ਸਤਿਗੁਰੂ ਉਦੇ ਸਿੰਘ ਜੀ ਨੂੰ ਕੋਟਿ ਕੋਟਿ ਨਮਨ 

ਨਿਵਾਜਿਆ। ਬਾਕੀ ਮੈਂ ਇਸ ਘਾਲਣਾ ਵਿੱਚ ਕਿੰਨਾ ਕੁ ਸਫਲ ਹੋਇਆ ਹਾਂ, ਇਹ ਤਾਂ ਉਹ 

ਸਤਿਕਾਰਤ ਵਿਦਵਾਨ ਦੋਸਤਾਂ ਦੇ ਸੁਝਾਵਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਾਂਗਾ ਅਤੇ ਸਾਰੇ 
ਦੋਸਤਾਂ ਨੂੰ ਫ਼ਤਹਿ ਬੁਲਾ ਕੇ ਦਸਤਾਵੇਜ਼ ਆਪ ਜੀ ਦੇ ਹੱਥਾਂ ਵਿੱਚ ਸੈਂਪ ਰਿਹਾ ਹਾਂ। 

ਆਮੀਨ 

ਸੰਤ ਸਿੰਘ ਸੋਹਲ 

ਨਿਗਰਾਨ ਪੰਜਾਬੀ ਸੱਥ ਸਰਹਿੰਦ-140406 

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ (ਪੰਜਾਬ), ਭਾਰਤ 

ਮੋਬਾਇਲ ਨੰ. 93166-25738 

11311 : 6013161111100047 2111311.60111 


23/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥॥੨॥॥॥॥1॥2101 ੩0 021016110 10112 000॥॥ 


24/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥॥੨॥॥॥॥1॥2101 ੩0 021016110 10112 000॥॥ 


ਮੰਗਲਾ ਚਰਨ 
(ਦੋਹਿਰਾ) 
ਡੰਡਾਉਤਿ ਬੰਦਨ ਅਨਿਕ ਵਾਰੁ, ਸਰਬ ਕਲਾ ਸਮਰਥੁ । 
ਡੋਲਣ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ । 
ਯੁੱਗ ਪੁਰਸ਼ ਉਸ ਬੀਰ ਦੀ, ਲਿਖਾਂ ਕਹਾਣੀ ਖਾਸ। 
ਮਿਹਰ ਕਰੇ ਮੇਰੇ ਸਤਿਗੁਰੂ, ਖੜ੍ਹਾ ਕਰਾਂ ਅਰਦਾਸ । 
ਤੂੰ ਦਾਤਾ ਹੈਂ ਜਗਤ ਦਾ, ਸਭੇ ਤੁਮਾਰੇ ਰੰਗ। 
ਤੇਰੀ ਰਹਿਮਤ ਨਾਲ ਹੀ, ਲਿਖਦਾ ਹਾਂ ਪਰਸੰਗ। 
ਬਾਣੀ ਪੜ੍ਹਦੇ ਸੁਣਦਿਆਂ, ਹਿਰਦੇ ਕਰੋ ਨਿਵਾਸ। 
ਮਿਹਰ ਕਰੇ ਮੇਰੇ ਸਤਿਗੁਰੂ, ਕਾਰਜ ਆਵੇ ਰਾਸ । 
ਧਰਤੀ ਮਾਤਾ ਜਗਤ ਦੀ, ਪਾਣੀ ਪਿਤਾ ਸਮਾਨ। 
ਕਿਰਤ ਦਾਸ ਨੂੰ ਬਖਸ਼ਣਾ, ਪਰਮ ਪਿਤਾ ਮਹਾਨ । 
ਲੋਕ ਹਿਤਾਂ ਦੀ ਪਾ ਗਏ, ਜੋ ਧਰਤੀ `ਤੇ ਬਾਤ । 
ਨਮਸ਼ਕਾਰ ਤਿਨ ਸੂਰਿਆਂ, ਲੋਚਗੇ ਜੋ ਪ੍ਰਭਾਤ। 
ਸਦਾ ਜਿਊਂਦੇ ਜੱਗ 'ਤੇ, ਭਗਤ ਸੂਰਮੇ ਬੀਰ। 
ਦਾਨੀ ਲੋਕ ਮਹਾਨ ਉਹ, ਬਦਲੀ ਜਿਨ ਤਸਵੀਰ। 
ਸਿੱਖ ਰਾਜ ਦੇ ਪਤਨ ਤੋਂ', ਸ਼ੁਰੂ ਕਰਾਂ ਪਰਸੰਗ। 
ਹੋਣ ਤੇਰੀਆਂ ਰਹਿਮਤਾਂ, ਲਿਖਾਂ ਸਮੇਂ ਦੇ ਰੰਗ। 
ਮੇਰਾ ਮੁਝ ਮੇ ਕਛੁ ਨਹੀਂ, ਜਿਸ ਦੇਵੇਂ ਸੋ ਲੇਹਿ। 
ਕਰੀ” ਰਹਿਮਤਾਂ ਮਾਲਕਾ, ਲਿਖਾਂ ਕਹਾਣੀ ਏਹਿ। 
ਜਾਨ ਤਲੀ `ਤੇ ਧਰ ਜੀਏ, ਨਾ ਮੰਨੀ ਜਿਨ ਹਾਰ। 
ਸਿਜਦਾ ਉਨ੍ਹਾਂ ਮੈਂ ਕਰਾਂ, ਕੋਟਿ ਕੋਟਿ ਨਮਸ਼ਕਾਰ। 
ਯੁੱਗ ਪੁਰਸ਼ ਉਸ ਬੀਰ ਦੀ, ਕਰਮ ਭੂਮੀ ਜੋ ਖਾਸ। 
ਦਰਸ਼ਨ ਕਰਕੇ ਤਰ ਗਿਆ, ਇਹ ਸਤਿਗੁਰ ਦਾ ਦਾਸ। 
ਧੂੜ ਚਰਨਾਂ ਦੀ ਪਾਇਕੇ, ਲੀਨੀ ਮਸਤਕ ਲਾਇ । 
ਕਰੀ” ਰਹਿਮਤਾਂ ਮਾਲਕਾ, ਸਿਰ `ਤੇ ਬੇਪਰਵਾਹਿ। 


25 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥॥੨॥॥॥॥1॥2101 ੩0 021016110 10112 000॥॥ 


ਸਰਗ ਪਹਿਲਾ 
(ਦੋਹਿਰਾ) 
ਸਿੱਖ ਰਾਜ ਦੀ ਦਾਸਤਾਂ, ਲਿਖੀ ਮੁਹੰਮਦ ਸ਼ਾਹ। 
ਸਮਕਾਲੀ ਜੋ ਵਕਤ ਦਾ, ਹੈ ਇਤਿਹਾਸ ਗਵਾਹ। 
ਲਿਖਾਂ ਕਹਾਣੀ ਪਤਨ ਦੀ, ਫੇਰ ਲਿਖਾਂ ਪਰਸੰਗ। 
ਇੱਕ ਝਾਤੀ ਇਤਿਹਾਸ `ਤੇ, ਲਿਖਾਂ ਸਮੇਂ ਦੇ ਰੰਗ। 


(ਬੈਂਤ) 
ਰਾਜ ਹੋਣਾ ਨਹੀਂ ਰਾਜੇ ਰਣਜੀਤ ਜਿਹਾ। 
ਸ਼ੇਰ ਬੱਕਰੀ ਇੱਕ ਸਨ ਘਾਟ ਪੀਂਦੇ, 
ਸਮਾਂ ਆਉਣਾ ਨਾ ਮੁੜ ਅਤੀਤ ਜਿਹਾ। 
ਪੜ੍ਹੇ ਸ਼ਾਹ ਮੁਹੰਮਦ ਦੇ ਬੋਲ ਜਦੋਂ, 
ਸੱਚ ਆਖਦੈਂ ਪੜ੍ਹਕੇ ਧਾਅ ਨਿਕਲੀ। 
ਪਾਈਆਂ ਲਾਹਣਤਾਂ ਕਲਮ ਨੇ ਡੋਗਰੇ ਨੂੰ, 
ਮੂੰਹੋਂ ਨਿਕਲੀ ਤਾਂ ਬਦ-ਦੁਆ ਨਿਕਲੀ । 
ਸਮਾਂ ਬੀਤਦੇ ਬੀਤਦੇ ਬੀਤ ਗਿਆ, 
ਪੈ ਗਿਆ ਘਮਸਾਣ ਦਰਬਾਰ ਅੰਦਰ । 
ਜੀਹਦਾ ਜ਼ੋਰ ਚੱਲਦਾ ਦੂਜੇ ਮਾਰ ਲੈਂਦਾ, 
ਵਧਦੀ ਜਾ ਰਹੀ ਦਿਲਾਂ ਦੇ ਖ਼ਾਰ ਅੰਦਰ । 
ਇੱਕੋ ਬਾਅਦ ਦੂਜਾ ਦੂਜੇ ਬਾਅਦ ਤੀਜਾ, 
ਦਿੱਤਾ ਸ਼ਾਹੀ ਪਰਿਵਾਰ ਖਿਲਾਰ ਅੰਦਰ। 
“ਸੰਤ ਸਿੰਘਾ” ਇਹ ਕਿਸੇ ਨਾ ਸੋਚਿਆ ਸੀ, 
ਬਿਖਰ ਜਾਏਗਾ ਦਿਨਾਂ ਇਹ ਚਾਰ ਅੰਦਰ । 
ਜਵਾਹਰ ਸਿੰਘ ਰਾਣੀ ਜਿੰਦਾਂ ਦਾ ਵੀਰ ਲੋਕੋ, 
ਜੀਹਨੇ ਕੁੰਵਰ ਪਿਸ਼ੋਰਾ ਸਿੰਘ ਮਾਰਿਆ ਸੀ। 
26/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥॥੨॥॥॥॥1॥2101 ੩0 021016110 10112 000॥॥ 


ਖਫ਼ਾ ਹੋਈ ਸੀ ਫੌਜ ਤੱਕ ਕਰਮ ਉਸਦਾ, 
ਗਿਆ ਕਰਮ ਨਾ ਇਹ ਸਹਾਰਿਆ ਸੀ। 
ਕੀਤੀਆਂ ਮਿੰਨਤਾਂ ਰਾਣੀ ਨੇ ਪਾਏ ਤਰਲੇ, 
ਬਖਸ਼ ਦੇਣ ਲਈ ਬਹੁਤ ਪੁਕਾਰਿਆ ਸੀ। 
ਸੁਣੀ ਖਾਲਸਾ ਫੌਜ ਨਾ ਗੱਲ ਉਸਦੀ, 
ਸਾਹਵੇਂ ਰਾਣੀ ਜਵਾਹਰ ਸਿੰਘ ਮਾਰਿਆ ਸੀ। 


ਰਾਣੀ ਆਖਦੀ ਮਾਰੋ ਨਾ ਵੀਰ ਮੇਰਾ, 
ਦੇ ਦਿਆਂ ਜੋ ਮੁੱਲ ਹੋ ਮੰਗਦੇ ਜੀ। 
ਜਦੋ ਤੱਕ ਸਲਾਮਤ ਮਹਾਰਾਜ ਹੈ ਸਨ, 
ਦੇਖੇ ਤੁਸੀਂ ਨਾ ਕਦੇ ਵੀ ਖੰਘਦੇ ਜੀ। 
ਤੋੜ ਰਹੇ ਅਸੂਲ ਹੇ ਬਾਦਸ਼ਾਹ ਦੇ, 
ਸਾਰੇ ਕਾਇਦਿਆਂ ਛਿੱਕੇ ਹੋ ਟੰਗਦੇ ਜੀ, 
ਦੇ ਦਿਆਂ ਜੋ ਮੂੰਹੇਂ ਹੋ ਮੰਗਦੇ ਜੀ। 
ਸੁਣੀ ਮੰਨੀ ਨਾ ਕਿਸੇ ਨੇ ਗੱਲ ਕੋਈ, 
ਖਿੱਚ ਤਲਵਾਰ ਨੂੰ ਸੀਸ ਹੈ ਲਾਹੇ ਦਿੱਤਾ। 
ਰਾਣੀ ਮਿੰਨਤਾਂ ਵਿਰਲਾਪ ਤੇ ਕਰੇ ਤਰਲੇ, 
ਮੁੱਦਾ ਮੁੱਢੇਂ ਸੀ ਉਨ੍ਹਾਂ ਮੁਕਾਏ ਦਿੱਤਾ। 


ਸ਼ਾਹ ਮੁਹੰਮਦ ਨੇ ਨਾ ਵਿਚਾਰਿਆ ਏ। 
ਇਸ ਲਈ ਰਾਣੀ ਨੂੰ, ਪਤਨ ਦਾ ਆਖ ਦੋਸ਼ੀ, 

“ਜੰਗਨਾਮੇ” ਦੇ ਵਿੱਚ ਉਭਾਰਿਆ ਏ। 

ਬਾਪੂ ਸ਼ੀਤਲ ਨੇ ਘੇਖ ਪੜਤਾਲ ਕਰਕੇ, 

ਸ਼ਾਹ ਮੁਹੰਮਦ ਦਾ ਪੱਖ ਨਿਕਾਰ ਦਿੱਤਾ। 

ਦੀਆਂ ਲਿਖਤਾਂ ਰਾਹੀਂ ਉਭਾਰ ਦਿੱਤਾ। 

27/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 

5।। 58000 08001 5001 । €0੫੧ ੧3੧01॥੪1ਇ॥0੫੧6001੫1.60।। 


ਮੋਤ ਮਹਾਰਾਜ ਰਣਜੀਤ ਦੀ ਤੋ' ਪਹਿਲਾਂ ਲਿਖੇ ਸ਼ੀਤਲ, 

ਧਿਆਨ ਸਿੰਘ ਮਹਾਰਾਜੇ ਕੋਲ ਬਿਠਾਇਆ ਸੀ। 
ਲਈ ਵਫ਼ਾ ਦੀ ਕਸਮ ਸੀ ਓਸ ਪਾਸੋਂ, 
ਹੱਥ ਗੀਤਾ `ਤੇ ਉਹਦਾ ਰਖਾਇਆ ਸੀ। 
ਹੈ ਸੀ ਰਾਜ ਪ੍ਰਬੰਧ ਦੀ ਗੱਲ ਕੀਤੀ, 
ਮਹਾਰਾਜ ਫਿਰ ਬਚਨ ਦੁਹਰਾਇਆ ਸੀ। 
ਖਾਧੀ ਵਫ਼ਾ ਦੀ ਕਸਮ ਸੀ ਡੋਗਰੇ ਨੇ, 

ਅੰਗੂਠਾ ਵਹੀ 'ਤੇ ਵਫ਼ਾ ਦਾ ਲਾਇਆ ਸੀ। 

ਕੁੰਵਰ ਖੜਕ ਸਿੰਘ ਸੌਂਪਿਆ ਰਾਜ ਹੈ ਸੀ, 
ਧਿਆਨ ਸਿੰਘ ਵਜ਼ੀਰ ਬਣਾਇਆ ਸੀ। 
ਹੋਏ ਤਿੰਨ ਮਹੀਨੇ ਜਦ ਦਿਨ ਗਿਆਰਾਂ, 
ਕੈਦ ਡੋਗਰੇ ਕੁੰਵਰ ਨੂੰ ਪਾਇਆ ਸੀ। 

ਦੇ ਕੇ ਜ਼ਹਿਰ ਸੀ ਕੈਦ ਵਿੱਚ ਕਤਲ ਕੀਤਾ, 
ਧੋਖਾ ਡੋਗਰੇ ਇੰਜ ਕਮਾਇਆ ਸੀ। 
ਨੌਨਿਹਾਲ ਵੀ ਉਸੇ ਦਿਨ ਕਤਲ ਕੀਤਾ, 
28/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 53000 08001 5001 0। 0੫੧ ੧3੧01॥੪1ਇ॥0੫੧6001੫1.60।। 


ਛੱਜਾ ਓਸ 'ਤੇ ਉਨ੍ਹਾਂ ਗਿਰਾਇਆ ਸੀ। 
ਬੇਈਮਾਨੀ ਵੱਲ ਪੈਰ ਵਧਾਇਆ ਸੀ। 


ਪਤੀ ਪੁੱਤ ਦੀ ਮੌਤ ਤੋਂ ਬਾਅਦ ਰਾਣੀ, 
ਚੰਦ ਕੌਰ ਨੇ ਰਾਜ ਸੰਭਾਲਿਆ ਹੈ। 
ਦੋ ਮਹੀਨੇ ਸੱਤ ਦਿਨਾਂ ਤੱਕ ਰਾਣੀ, 
ਰਾਜ ਤਖਤ ਦੀ ਘਾਲਣਾ ਘਾਲਿਆ ਹੈ। 
ਅੱਗੋਂ ਸ਼ੇਰ ਸਿੰਘ ਸੱਤਾ `ਤੇ ਹੋ ਕਾਬਜ਼, 
ਰਾਜ ਤਖ਼ਤ ਨੂੰ ਸੀ ਸੰਭਾਲ ਬੈਠਾ । 
ਦੋ ਸਾਲ ਮਹੀਨੇ ਸੱਤ ਦਿਨ ਗਿਆਰਾਂ, 
ਕੁੰਵਰ ਸ਼ੇਰ ਸਿੰਘ ਘਾਲਣਾ ਘਾਲ ਬੈਠਾ । 


ਧਿਆਨ ਸਿੰਘ ਵੀ ਪਾਰ ਬੁਲਾਇਆ ਸੀ। 
ਲਹਿਣਾ ਸਿੰਘ ਅਜੀਤ ਸਿੰਘ ਸੰਧਾਵਾਲੀਆਂ ਨੇ, 
ਘਾਟ ਮੌਤ ਦੇ ਇਨ੍ਹਾਂ ਨੂੰ ਲਾਹਿਆ ਸੀ। 
ਖੂਨ ਡੋਗਰੇ ਦੇ ਨਾਲ ਗੁਰਮੁਖ ਸਿੰਘ ਪਾਸੋਂ, 
ਤਿਲਕ ਕੁੰਵਰ ਦਲੀਪ ਕਰਾਇਆ ਸੀ। 
ਖਾਲਸਾ ਫੌਜ ਨਾਲ ਕਰੀ ਚੜ੍ਹਾਈ ਹੈ ਸੀ। 
ਪਿਓ ਦੇ ਬਦਲੇ ਦੀ ਅੱਗ ਬੁਝਾਈ ਹੈ ਸੀ। 
ਸਭੇ ਸਰਦਾਰਾਂ ਦੀ ਸਭਾ ਬੁਲਾਈ ਹੈ ਸੀ। 


ਕੁੰਵਰ ਦਲੀਪ ਸਿੰਘ ਦਾ ਸੀ ਰਾਜ ਤਿਲਕ ਕੀਤਾ, 


੧ ਉਸ ਸਮੇਂ ਦਲੀਪ ਸਿੰਘ ਦੀ ਉਮਰ ਪੰਜ ਸਾਲ ਸੀ। 


29/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 58000 8001 5॥0। 3। ੬0੫) 


(31੧0181੮॥0੫੧600118.60। 


ਵਜ਼ੀਰ ਬਣ ਖ਼ੁਦ ਰੱਖ ਵਿਖਾਈ ਹੈ ਸੀ। 


ਪਹੁੰਚ ਫੌਜ ਖਾਲਸੇ `ਚ ਇਵੇਂ ਹੈ ਪੁਕਾਰ ਦਾ। 
ਹੀਰਾ ਸਿੰਘ ਤੰਗ ਕਰੇ ਰਾਣੀ ਤੇ ਕੁੰਵਰ ਤਾਈਂ', 
ਲੈ ਜਾਂ ਦੂਰ ਦਿਓ ਸਾਥ ਅਰਜ਼ ਗੁਜਾਰ ਦਾ। 
ਪੈ ਗਈ ਸਿਉਂਤ ਪੁੱਠੀ ਕੈਦ ਕੀਤਾ ਫੌਜ ਉਸ, 
ਬੰਨ੍ਹਿਆਂ ਸੀ ਸੌਗਲਾਂ 'ਚ ਮਾਝੀ ਮੰਝਧਾਰ ਦਾ। 
ਰਾਣੀ ਜਿੰਦਾਂ ਵਰਤ ਰਸੂਖ ਸੀ ਛੁਡਾਇਆ ਵੀਰ, 
ਆਖਰ ਨੂੰ ਮੈਂਬਰ ਸੀ ਉਹ ਪਰਵਾਰ ਦਾ। 


ਹੀਰਾ ਸਿੰਘ ਚੜ੍ਹਿਆ ਸੀ ਸੱਤਾ ਦਾ ਜਨੂੰਨ ਏਹਾ, 
ਕੁੰਵਰ ਕਸ਼ਮੀਰ ਸਿੰਘ ਉਸ ਕਤਲ ਕਰਾਇਆ ਸੀ। 
ਮਾਰਿਆ ਅਤਰ ਸਿੰਘ ਤੇ ਸੀ ਬਾਬਾ ਬੀਰ ਸਿੰਘ, 
ਮੁਖੀ ਜੋ ਨੌਰੰਗਾਬਾਦੀ ਡੇਰੇ ਦਾ ਬਤਾਇਆ ਸੀ। 
ਪੰਡਤ ਜੱਲ੍ਹੇ ਨੇ ਰੋਟੀ ਵਿੱਚ ਸੀ ਮਿਲਾਇਆ ਜ਼ਹਿਰ, 
ਸਾਜਿਸ਼ ਰਚੀ ਸੀ ਉਸ ਜਿੰਦਾਂ ਨੂੰ ਮਰਾਉਣ ਦੀ । 
ਚਾਹੁੰਦਾ ਸੀ ਪੰਡਤ ਰਾਜ ਦੇਣਾ ਸ਼ਿਵਦੇਵ ਸਿੰਘ ਤਾਈਂ, 
ਸ਼ੇਰ ਸਿੰਘ ਦਾ ਜੋ ਪੁੱਤ ਗੱਲ ਸਮਝਾਉਣ ਦੀ। 
ਰਾਣੀ ਜਿੰਦਾਂ ਸੂਝ ਨਾਲ ਸਾਜਿਸ਼ ਨਕਾਰ ਦਿੱਤੀ, 
ਪੰਡਤ ਮੁਕਾਇਆ ਫੌਜ ਵੱਢ ਦਿੱਤੀ ਧੋਣ ਜੀ। 
ਹੀਰਾ ਸਿੰਘ ਮਾਰਿਆ ਸੀ ਲੋਕੋ ਫੋਜ ਖਾਲਸੇ ਨੇ, 
ਭੜਕਗੀ ਫੌਜ ਸਣੇ ਸਾਥੀਆਂ ਮੁਕਾਉਣ ਜੀ। 


30/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


ਆਈ ਸੀ ਵਜ਼ੀਰੀ ਹੱਥ ਫੇਰ ਜੀ ਜਵਾਹਰ ਸਿੰਘ, 
ਰਾਣੀ ਦਾ ਜੋ ਵੀਰ ਲੋਕੋ ਹੈ ਸੀ ਸਰਦਾਰ ਜੀ। 
ਮਾਰਿਆ ਸੀ ਉਹਨੇ ਜਦੋਂ ਕੁੰਵਰ ਪਿਸ਼ੋਰਾ ਸਿੰਘ, 
ਹੋ ਗਈ ਸੀ ਸਿੱਖ ਫੌਜ ਆਪੇ ਤੋਂ ਬਾਹਰ ਜੀ। 
ਸਾਹਮਣੇ ਪਲਾਂ `ਚ ਕੀਤਾ ਫੌਜ ਉਸ ਪਾਰ ਜੀ। 
ਉਸ ਪਿੱਛੋਂ ਬਣਨਾ ਨਾ ਲੋਚਿਆ ਵਜ਼ੀਰ ਕੋਈ, 
ਰਾਣੀ ਨੇ ਚਲਾਈ ਖ਼ੁਦ ਆਪ ਸਰਕਾਰ ਜੀ। 


ਰਾਣੀ ਜਿੰਦਾਂ ਵਾਰੇ ਹੈ ਹਵਾਲਾ ਬਾਪੂ ਸ਼ੀਤਲ ਦਾ, 
ਲੇਡੀ ਲ਼ਾਗਨ ਨੇ ਪੱਖ ਰਾਣੀ ਦਾ ਉਭਾਰਿਆ। 
ਬਣੀ ਪ੍ਰਤਿਪਾਲਕ ਉਹ ਪੁੱਤਰ ਦਲੀਪ ਸਿੰਘ ਦੀ ਸੀ, 
ਨਾਲ ਹੈ ਦਲੇਰੀ ਹਰ ਚਣੌਤੀ ਸਵੀਕਾਰਿਆ। 
ਘੁਣ ਬਣ ਬੈਠੇ ਸਰਕਾਰ `ਚ ਗ਼ਦਾਰ ਜਿਹੜੇ, 
ਲਾਲ ਸਿੰਘ ਤੇਜਾ ਸਿੰਘ ਨਾਮ ਹੈ ਗ਼ੁਲਾਬ ਦਾ। 
ਅਸਲ `ਚ ਦੋਸ਼ੀ ਭਾਰੀ ਲਾਲ ਸਿੰਘ ਲਿਖਿਆ ਹੈ 
ਮੁੱਢ ਜਿਸ ਬੰਨ੍ਹਿਆਂ ਸੀ ਪਤਨ ਪੰਜਾਬ ਦਾ। 
ਹਾਰੀ ਸਭਰਾਵਾਂ ਜੰਗ ਹੋ ਗਿਆ ਖਤਮ ਸਭ, 
ਉਦੋਂ ਰਾਣੀ ਪਤਾ ਲੱਗਾ ਸੀ ਗ਼ਦਾਰਾਂ ਦਾ। 
ਮਰਦਾ ਨਾ ਖਾਲਸਾ ਸੀ ਨਾ ਹੀ ਸੀ ਦਿਖਾਉਂਦਾ ਪਿੱਠ, 
ਬੱਝਿਆ ਗ਼ਦਾਰਾਂ ਹੱਥੋਂ ਮੁੱਢ ਹੈ ਜੀ ਹਾਰਾਂ ਦਾ। 
ਦੋਸ਼ ਸੀ ਗ਼ਦਾਰਾਂ ਸਭੇ ਮੜ੍ਹੇ ਰਾਣੀ ਜਿੰਦਾਂ ਸਿਰ, 
ਝੁਠੀਆਂ ਲਾ ਤੋਹਮਤਾਂ ਤੇ ਕੂੜ ਹੈ ਤਮਾਮ ਜੀ 
ਅਨਪੜ੍ਹ ਲੇਖਕਾਂ ਨੇ ਦਿੱਤਾ ਅੰਜਾਮ ਇਸ, 
ਕੀਤਾ ਬਦਨਾਮ ਰਾਣੀ ਲਿਖ ਹੈ ਸੀ ਨਾਮ ਜੀ। 
ਲਿਖਦਾ ਸ਼ੀਤਲ ਬਾਪੂ ਪੂਰਦਾ ਹੈ ਪੱਖ ਜਿੰਦਾਂ, 
ਬੜੀ ਸੀ ਦਲੇਰ ਰਾਣੀ ਬੜੀ ਸੀ ਮਹਾਨ ਜੀ। 
ਬਿਖਰਿਆ ਰਾਜ ਭਾਗ ਕੁੰਵਰ ਸੀ ਕੈਦ ਕੀਤਾ, 


31 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ੧31੧0181ਇ॥0੫੧6001੫1.60।। 


ਮਿਲਿਆ ਜੇ ਸਮਾਂ ਅੱਗੇ ਕਰਾਂ ਵਿਖਿਆਨ ਜੀ। 


ਚੱਲ ਜਿੰਦੇ ਚੱਲੀਏ ਨੌਰੰਗਾਬਾਦੀ ਡੇਰੇ ਵੱਲ, 
ਜਿਸ ਨੇ ਸੰਭਾਲੀ ਸੀ ਆਜ਼ਾਦੀ ਦੀ ਕਮਾਨ ਜੀ। 
ਮਾਰ ਝਾਤੀ ਬਾਚੀਏ ਆ ਬੈਠ ਕੇ ਸਭਾ ਦੇ ਵਿੱਚ, 
ਮਹਾਰਾਜ ਕਹਿੰਦਾ ਜੀਹਨੂੰ ਇਹ ਹੈ ਜਹਾਨ ਜੀ । 
ਪਹਿਲਾ ਸੀ ਘੁਲਾਟੀਆ ਉਹ ਲੜਿਆ ਜੋ ਹਿੱਕ ਤਾਣ, 
ਧਰਤੀ ਦਾ ਪੁੱਤ ਯੋਧਾ ਕਿਰਤੀ ਮਹਾਨ ਜੀ। 


ਕਦੇ ਹੌਸਲਾ ਲੋਕ ਨਾ ਹਾਰਦੇ ਨੇ। 
ਲੜਦੇ ਤਲੀ ਟਿਕਾ ਕੇ ਜਿੰਦ ਤਾਈਂ, 
ਲੋੜ ਪੈਣ `ਤੇ ਜਿੰਦੜੀ ਵਾਰਦੇ ਨੇ। 
ਸੀਨਾ ਤਾਣ ਕੇ ਖੜ੍ਹਨ ਮੈਦਾਨ ਅੰਦਰ, 
ਦੇਖੇ ਮਿੱਟੀ ਦਾ ਕਰਜ਼ ਉਤਾਰਦੇ ਨੇ। 
ਉਂਜ ਤਾਂ ਚਾਂਘਰਾਂ ਹੋਰ ਵੀ ਮਾਰਦੇ ਨੇ। 
ਵਾਹੇ ਰਣ ਤਲਵਾਰ ਜਦੋ' ਖਾਲਸਾ ਜੀ, 
ਹਿੱਲਦੇ ਥੰਮ ਨਾ ਤੇਜ ਸਹਾਰਦੇ ਨੇ। 
ਪੁੱਤ ਇਹ ਉਸ ਦਸਮ ਦਾਤਾਰ ਦੇ ਨੇ। 
(ਦੋਹਿਰਾ) 
ਜਣਨੀ ਜਣ ਤਾਂ ਭਗਤ ਜਣ, ਕੈ ਦਾਤਾ ਕੈ ਸੂਰ। 
ਨਹੀਂ ਤਾਂ ਜਣਨੀ ਬਾਂਝ ਰਹਿ, ਕਾਹੇ ਗਵਾਵੈ ਨੂਰ। 
(ਤੁਲਸੀ ਦਾਸ) 
ਲੱਖਾਂ ਪਰਵਾਨੇ ਜੋ ਨੇ, ਲਈ ਜੀ ਆਜ਼ਾਦੀ ਕੁੱਦੇ, 
32/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । 0੫੧ ॥॥੨॥॥॥॥1॥2101 ੩0 021016110 1012 000॥॥ 


ਉਨ੍ਹਾਂ ਵਿੱਚ ਨਾਮ ਇੱਕ, ਆਵੇ ਮਹਾਰਾਜ ਦਾ। 
ਸੱਚੀ ਸੁੱਚੀ ਸੋਚ ਦਾ ਜੋ, ਧਾਰਨੀ ਗੁਰਾਂ ਦਾ ਸਿੱਖ, 
ਗੁਰੂ ਦਾ ਪਿਆਰਾ ਸਿੰਘ, ਉੱਚੀ ਪਰਵਾਜ਼ ਦਾ। 
ਗੁਰੂ ਘਰ ਸੇਵਾ ਕਰੇ, ਚਾਕਰੀ ਗੋਬਿੰਦ ਦੀ ਜੋ, 
ਨਾਮ ਹੈ ਪਿਆਰਾ ਡਾਢਾ, ਸੱਚ ਦੀ ਆਵਾਜ਼ ਦਾ। 
ਪਾਤਰ ਗੁਰਾਂ ਦਾ ਸਿੰਘ, “ਸੰਤ ਸਿੰਘਾ” ਨਾਜ਼ ਦਾ। 


(ਕੋਰੜਾ) 
ਸ਼ਮ੍ਹਾਂ ਪਰਵਾਨੇ ਦੀ ਕਹਾਣੀ ਸੱਤ ਹੈ। 
ਸਿਦਕੀ ਦੀ ਖੋਲਦੀ, ਹਮੇਸ਼ਾਂ ਰੱਤ ਹੈ। 
ਆਸ਼ਕ ਨਾ ਸੂਰਮੇ, ਮੈਦਾਨ ਛੱਡਦੇ । 
ਤਾਣ ਹਿੱਕ ਵਿੱਚ ਨੇ, ਮੈਦਾਨ ਗੱਜਦੇ। 
ਸਿਦਕ ਦੇ ਬਿਨਾਂ, ਨਹੀਂ ਪੈਣ ਪੂਰੀਆਂ। 
ਲੜਨ ਮੈਦਾਨ ਸੂਰੇ, ਵੱਟ ਘੂਰੀਆਂ। 
ਗੱਲ ਸੌ ਦੀ ਇੱਕ, ਮੈਂ ਸੁਣਾਵਾਂ ਦੋਸਤੋ। 
ਛੱਡ ਜਾਂਦੇ ਸੂਰੇ, ਸਿਰਨਾਵਾਂ ਦੋਸਤੋ। 
ਗੋਦੜੀ ਛੁਪਾਇਆਂ, ਛੁਪਦੇ ਨਾ ਲਾਲ ਜੀ। 
ਬੇਲੀਏ ਪਰਖ, ਗੱਲ ਨੂੰ ਖੌਘਾਲ ਜੀ । 
ਸਿਦਕੀ ਦੀ ਹੁੰਦੀ, ਆਈ ਸਦਾ ਜਿੱਤ ਹੈ। 
ਪਾਪੀ ਬੰਦਾ ਹੁੰਦਾ ਨਾ, ਕਿਸੇ ਦਾ ਮਿੱਤ ਹੈ। 
ਗੱਲਾੰ ਨੇ ਪਰ੍ਹਾਂ 'ਚ ਬੈਠ ਲੋਕ ਕਰਦੇ । 
ਛੁਪੇ ਨਾ ਛੁਪਾਇਆਂ, ਸੱਚ ਵਿੱਚ ਪਰਦੇ। 
ਸਿਦਕੀ ਨੇ ਸੂਰੇ, ਹੁੰਦੇ ਸ਼ਾਨ ਕੌਮ ਦੀ। 
ਸਿਦਕੀ ਨੇ ਹੁੰਦੇ, ਪਹਿਚਾਣ ਕੌਮ ਦੀ। 
ਸਿਦਕੀ ਦੀ ਹੁੰਦੀ, ਸਦਾ ਵਡਿਆਈ ਐ। 
ਸਿਦਕੀ ਦੇ ਹੁੰਦਾ, ਰੱਬ ਵੀ ਸਹਾਈ ਐ। 
ਸਿਦਕੀ ਦਾ ਹੁੰਦਾ, ਸਿਦਕ ਇਮਾਨ ਜੀ। 
33/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 58000 08001 5001 0। 0੫੧ ॥॥੨॥॥॥॥102101 ੩0 021016110 1012 000॥॥ 


ਸਿਦਕੀ ਦਾ ਹੁੰਦਾ, ਸਿਦਕ ਹੈ ਮਾਣ ਜੀ। 
“ਸੰਤ ਸਿੰਘਾ” ਕਦੇ, ਹੌਸਲਾ ਨਾ ਹਾਰੀਏ। 
ਪਰ੍ਹਾ ਵਿੱਚ ਕਹਿਣੋਂ, ਪਹਿਲਾਂ ਜੀ ਵਿਚਾਰੀਏ। 


(ਕਬਿੱਤ) 
ਜਨਮ ਨਿਹਾਲ ਸਿੰਘ, ਦੱਸਦੇ ਨੇ ਖਾਸ ਜੀ। 
ਬਾਬਾ ਬੀਰ ਸਿੰਘ ਜੀ ਦੇ, ਲੱਗਿਆ ਚਰਨ ਯੋਧਾ, 
ਸੁਣਿਆਂ ਨੌਰੰਗਾਬਾਦੀ, ਡੇਰਾ ਹੈ ਜੋ ਦਾਸ ਜੀ। 
ਜਪਦੇ ਨੇ ਨਾਮ ਲੋਕੀ, ਆਵੇ ਕੰਮ ਰਾਸ ਜੀ। 
ਲੰਗਰ ?ਚ ਸੇਵਾ ਕਰੇ, ਚਿੱਤ ਲਾ ਨਿਹਾਲ ਸਿੰਘ, 
ਮਹਾਰਾਜ ਮਹਾਰਾਜ, ਕਰਦਾ ਬਿਲਾਸ ਜੀ। 


ਮਹਾਰਾਜ ਜਪਦਾ ਸੀ, ਮਹਾਰਾਜ ਹੋਇਆ ਖੁਦ, 
ਭੁੱਲਿਆ ਨਿਹਾਲ ਸਿੰਘ, ਨਾਮ ਆਮ ਖਾਸ ਸੀ। 
ਦੇਸ਼ ਭਗਤੀ ਦਾ ਗਲੇ, ਪਹਿਨਿਆ ਲਿਬਾਸ ਸੀ। 
ਸੰਗਤਾਂ 'ਚ ਦੇਸ਼ ਲਈ, ਜਜ਼ਬਾ ਬੁਲੰਦ ਕੀਤਾ, 
ਆਵੇ ਨਾ ਹਕੂਮਤਾਂ ਨੂੰ, ਜਿਹੜਾ ਕੰਮ ਰਾਸ ਜੀ। 
ਕੁੱਦਿਆ ਮੈਦਾਨ ਯੋਧਾ, ਬਾਗ਼ੀ ਹੋ ਹਕੂਮਤ ਤੋਂ', 
ਕਰ ਸਤਿਗੁਰਾਂ ਅੱਗੇ, ਸਿੰਘ ਅਰਦਾਸ ਜੀ। 
(ਕੋਰੜਾ) 
ਲਿਖਾਂ ਪਰਸੰਗ, ਮਹਾਰਾਜ ਸਿੰਘ ਦਾ। 
ਨਹੀਂ" ਹੈ ਭਰੋਸਾ, ਘੜੀ ਝੱਟ ਬਿੰਦ ਦਾ। 
ਰੱਬੋਂ ਪਿੰਡ ਸ਼ਹਿਰ, ਜਗਰਾਵਾਂ ਪਾਸ ਜੀ। 
34 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


ਲਿਖਿਆ ਜਨਮ, ਉਨ੍ਹਾਂ ਦਾ ਹੈ ਖਾਸ ਜੀ। 
ਮਾਪਿਆਂ ਨੇ ਨਾਮ, ਹੈ ਨਿਹਾਲ ਧਰਿਆ। 
ਲਿਖਿਆ ਸੁਣਾਵਾਂ, ਖੜ੍ਹ ਵਿੱਚ ਪਰ੍ਹਿਆ। 
ਲੰਗਰ `ਚ ਸੇਵਾ, ਕਰੇ ਲਾ ਕੇ ਚਿੱਤ ਜੀ। 
ਮਹਾਰਾਜ ਬਚਨ, ਬਣਾਇਆ ਮਿੱਤ ਜੀ। 
ਕਰ ਸੇਵਾ ਹੈ ਸੀ, ਇਹ ਨਾਮ ਖੱਟਿਆ। 
ਬੀਜਿਆ ਹੈ ਜਿਹਾ, ਤੇਹਾ ਮੁੱਲ ਵੱਟਿਆ। 
ਮਹਾਰਾਜ-ਮਹਾਰਾਜ, ਰਹੇ ਰੱਟ ਦਾ। 
ਵਿੱਚ ਇਤਿਹਾਸ, ਸੂਰਾ ਨਾਮ ਖੱਟਦਾ। 
ਪੜ੍ਹ ਇਤਿਹਾਸ, ਲਿਖੀਏ ਵਿਚਾਰੀਏ। 
“ਸੰਤ ਸਿੰਘਾ” ਝਾਤੀ, ਕਾਰਜਾਂ `ਤੇ ਮਾਰੀਏ। 
ਲਿਖਣਾ ਹੈ ਅੱਗੇ, ਇਤਿਹਾਸ ਖਾਸ ਜੀ। 
ਕਰਨਾ ਗੁਰੂ ਜੀ, ਹਿਰਦੇ ਨਿਵਾਸ ਜੀ। 


(ਕਬਿੱਤ) 
ਦੇਖ ਦੇਸ਼ ਭਗਤੀ ਤੇ, ਬਾਬਾ ਜੀ ਨੇ ਭਾਵਨਾ ਨੂੰ, 
ਵਾਰਿਸ ਬਣਾਇਆ ਹੈ ਸੀ, ਉਨ੍ਹਾਂ ਮਹਾਰਾਜ ਨੂੰ। 
ਕਰਿਆ ਬੁਲੰਦ ਝੰਡਾ, ਜਿਸ ਨੇ ਆਜ਼ਾਦੀ ਵਾਲਾ, 
ਬਣਿਆਂ ਚਣੌਤੀ ਸੂਰਾ, ਹੈ ਸੀ ਸਾਮਰਾਜ ਨੂੰ। 
ਪਿੰਡ ਪਿੰਡ ਜਾ ਕੇ ਉਸ, ਲੋਕ ਸੀ ਸੁਚੇਤ ਕੀਤੇ, 
ਅਣਖ ਦੇ ਨਾਲ ਜੀਣਾ, ਦੱਸਿਆ ਸਮਾਜ ਨੂੰ। 
ਸਿਰ ਉੱਤੇ ਰੱਖਿਆ ਸੀ, ਉਸ ਦੇ ਇਨਾਮ ਭਾਵੇਂ, 
ਝੁਕਿਆ ਨਾ ਯੋਧਾ ਰਿਹਾ, ਚੁੱਕਦਾ ਅਵਾਜ਼ ਨੂੰ। 


ਮਹਾਰਾਣੀ ਜਿੰਦਾਂ ਖ਼ੁਦ, ਆਈ ਸੀ ਮਿਲਣ ਉਸ, 
ਅੰਮ੍ਰਿਤਸਰ ਬਹਿ ਕੇ, ਹੋਏ ਸੀ ਬਿਲਾਸ ਜੀ। 
ਬੀੜਾ ਸੀ ਆਜ਼ਾਦੀ ਦਾਲ. ਚੁੱਕਿਆ ਜਿਨ੍ਹਾਂ ਨੇ ਲੋਕੋ 
ਚੜ੍ਹਦੀ ਕਲਾ `ਚ ਰਹੇ, ਹੋਏ ਨਾ ਨਿਰਾਸ ਦੀ 
35 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ॥॥੨॥॥॥॥1॥2101 ੩0 021016110 1012 000॥॥ 


ਸੱਚਾ ਸੁੱਚਾ ਜਜ਼ਬਾ ਸੀ, ਦਿਲੀ' ਦੇਸ਼ ਭਗਤੀ ਦਾ, 


ਖੁਫ਼ੀਆ ਤੰਤਰ ਦੀ ਸੀ, ਬਾਜ਼ ਅੱਖ ਉਸ ਉੱਤੇ, 
ਬਾਗ਼ੀ ਉਸ ਘੋਸ਼ਿਤ ਜੀ, ਕੀਤਾ ਸਰਕਾਰ ਸੀ। 
ਸਿਰ ਉੱਤੇ ਰੱਖੇ ਸਨ, ਉਸਦੇ ਇਨਾਮ ਲੋਕੋ, 
ਮੰਨੀ ਪਰ ਸੂਰਮੇ ਨੇ, ਦੇਖੋ ਨਹੀਂ ਹਾਰ ਸੀ। 
ਮਿਸ਼ਨ ਆਜ਼ਾਦੀ ਖਾਸ, ਉਸ ਦਾ ਅਧਾਰ ਸੀ। 


ਸ਼ਾਮ ਚੁਰਾਸੀ `ਚ ਹੈ ਸੀ, ਘੇਰਿਆ ਫਰੰਗੀ ਫੌਜ, 
ਲਸ਼ਕਰ ਭਾਰੀ ਲੈ ਕੇ, ਰਾਤੀ' ਘੇਰਾ ਪਾ ਲਿਆ। 
ਮੁਖਬਰ ਖਾਸ ਕੀਤੀ, ਮੁਖਬਰੀ ਹੈ ਸੀ ਲੋਕੋ, 
ਬੰਦੀ ਸੀ ਫਰੰਗੀਆਂ ਨੇ, ਉਸ ਨੂੰ ਬਣਾ ਲਿਆ। 
“ਸਿੰਘਾਪੁਰ” ਕੈਦ ਕੀਤਾ, ਬੰਦ ਕਾਲ ਕੋਠੜੀ `ਚ, 
ਜਬਰ ਅਨੌਖਾ ਹੈ ਸੀ, ਜ਼ਾਬਰਾਂ ਕਮਾ ਲਿਆ। 
ਘੁੱਪ ਸੀ ਹਨੇਰ ਜਿੱਥੇ, ਦਿਸਦਾ ਨਾ ਹੱਥ ਮਾਰੇ, 
ਉਸ ਕਾਲ ਕੋਠੜੀ ਨੇ, ਸ਼ੇਰ ਉਹ ਖਾ ਲਿਆ। 


ਅੱਠ ਵਰ੍ਹੇ ਬੀਤ ਗਏ, ਵਿੱਚ ਸੀ ਹਨੇਰੇ ਉਸ, 
ਅੱਖਾਂ `ਚ ਨਾ ਜੋਤ ਰਹੀ, ਛਾ ਗਿਆ ਹਨੇਰ ਸੀ। 
ਪਰ ਨਾ ਸੀ ਈਨ ਮੰਨੀ, ਜ਼ਾਬਰ ਹਕੂਮਤ ਦੀ, 
ਚੜ੍ਹਦੀ ਕਲਾ `ਚ ਰਿਹਾ, ਸੂਰਮਾ ਦਲੇਰ ਸੀ। 
ਆਖਰ ਸ਼ਹੀਦੀ ਪਾਈ, ਖਾਤਰ ਵਤਨ ਉਸ। 
36/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


ਸਮੇਂ ਅੰਧਕਾਰ ਆਣ, ਸੂਰਾ ਲਿਆ ਘੋਰ ਸੀ। 
ਕਰ ਗਿਆ ਕੂਚ ਜੱਗੇਂ, ਲੋਚਦਾ ਸਵੇਰ ਸੀ। 


ਧੰਨ ਧੰਨ ਮਿੱਟੀ ਜਿਸ, ਪਾਏ ਪੰਜ ਆਬ ਜੀ। 
ਧੰਨ ਧੰਨ ਲੋਕ ਜਿਨ੍ਹਾਂ, ਸਿਰਜੇ ਨੇ ਖ਼ਾਬ ਜੀ। 
ਧੰਨ ਧੰਨ ਧੰਨ ਸੂਰੇ, ਲੜੇ ਜੋ ਆਜ਼ਾਦੀ ਲਈ, 
ਧੰਨ ਧੰਨ ਜਿਗਰੇ ਨਾ, ਮੰਨੀ ਜਿਨ੍ਹਾਂ ਦਾਬ ਜੀ। 
ਕਾਇਮ ਰੱਖੀ ਸੀਸ ਦੇ, ਜਿਨ੍ਹਾਂ ਸਿੱਖੀ ਆਬ ਜੀ। 


37/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ॥॥੨॥॥॥॥1॥2101 ੩0 021016110 10112 000॥॥ 


ਸਰਗ ਦੂਜਾ 
(ਦੋਹਿਰਾ) 
ਅੰਮ੍ਰਿਤ ਵੇਲੇ ਉੱਠ ਕੇ, ਪੜ੍ਹਾਂ ਕਿਤਾਬਾਂ ਖੋਲ੍ਹ, 
ਨਾਮਧਾਰੀ ਇਤਿਹਾਸ ਦੀ, ਬੈਠਾ ਪਰਤ ਫਰੋਲ । 


ਜਿਉਂ ਜਿਉਂ ਪੰਨੇ ਪਲਟਦਾ, ਉੱਠਦਾ ਮਨ ਹੁਲਾਸ। 
ਛੰਦਾਂ ਦੇ ਵਿੱਚ ਗੁੰਦ ਦਾਂ, ਕਿਉਂ ਨਾ ਇਹ ਇਤਿਹਾਸ । 
ਯੁੱਗ ਪੁਰਸ਼ ਉਸ ਬੀਰ ਦੀ, ਲਿਖਾਂ ਕਹਾਣੀ ਖਾਸ। 
ਕਰੀਂ ਰਹਿਮਤਾਂ ਦਾਤਿਆ, ਖੜ੍ਹਾ ਕਰਾਂ ਅਰਦਾਸ। 
ਫੌਜੀ ਸੀ ਸਿੱਖ ਰਾਜ ਦਾ, ਰਾਮ ਸਿੰਘ ਗੁਰ ਨਾਉਂ। 
ਪਿੰਡ ਰਾਈਆਂ ਉਨ੍ਹਾਂ ਦਾ, ਨਾਲ ਕੁਹਾੜੇ ਗਾਉਂ। 
ਬਚਪਨ ਵਿੱਚ ਪਿੰਡ ਖੇਡਿਆ, ਗੁਰ ਸਾਥੀਆਂ ਸੰਗ। 
ਸੀ ਗੁਰਬਾਣੀ ਰਸੀਆ, ਰੰਗਿਆ ਬਾਣੀ ਰੰਗ। 
ਸਿਮਰਨ ਬਾਣੀ ਗੁਰਾਂ ਦੀ, ਹਿਰਦੇ ਜੋਤ ਨਿਵਾਸ। 
ਚੜ੍ਹੀ ਵਰੇਸੇ ਫੌਜ ਵਿੱਚ, ਭਰਤੀ ਹੋਇਆ ਖਾਸ। 
ਫੌਜ ਕੁੰਵਰ ਨਿਹਾਲ ਸੀ, ਵਿਚ ਇਕ ਟੁਕੜੀ ਖਾਸ। 
ਭਗਤਾਂ ਦੀ ਰਜਮੈਂਟ ਦਾ, ਸੁਣਿਆਂ ਰੁਤਬਾ ਦਾਸ। 
ਸਮਾਂ ਸਮਾਂ ਸਮਰੱਥ ਹੈ, ਦੇਖ ਸਮੇਂ ਦੇ ਰੰਗ। 
ਮੋਤ ਪਿੱਛੋਂ ਰਣਜੀਤ ਸੀ, ਛਿੜੇ ਘਰੇਲੂ ਜੰਗ। 
38/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ॥॥੨॥॥॥॥1॥2101 ੩0 021016110 10112 000॥॥ 


ਮਹਿਲ ਰਹਿਣ ਨਾ ਝੌਪੜੀ, ਉੱਜੜ ਜਾਂਦੇ ਦੇਸ਼। 


ਹਾਲਤ ਪਤਲੀ ਹੋ ਗਈ, ਪਿਆ ਖਜ਼ਾਨੇ ਭਾਰ। 
ਕਰੇ ਖਜ਼ਾਨਾ ਪੂਰਤੀ, ਉਦੋਂ ਫੇਰ ਸਰਕਾਰ। 


(ਕਬਿੱਤ) 
ਸੋਲ੍ਹਵੀ ਸਦੀ `ਚ ਹਿੰਦ, ਆ ਕੇ ਅੰਗਰੇਜ਼ ਹੈ ਸੀ, 
ਹਿੰਦ ਵਿੱਚ ਸ਼ੁਰੂ ਕੀਤਾ, ਆਪਣਾ ਵਪਾਰ ਸੀ। 
ਉਨੀਵੀ” ਸਦੀ ?ਚ ਹੋ ਕੇ, ਕਾਬਜ਼ ਸੀ ਹਿੰਦ ਉੱਤੇ, 
ਆਪਣਾ ਚਲਾਇਆ ਸਿੱਕਾ, ਓਸ ਦਾ ਬਾਜ਼ਾਰ ਸੀ। 
ਸਿੱਖ ਰਾਜ ਸੀਮਾ ਸਤਲੁਜੋਂ ਦੂਜੇ ਪਾਰ ਸੀ। 
ਤਾਂਘ `ਚ ਸਮੇ ਦੀ ਕਦੋਂ, ਆਵੇ ਸਿੱਖ ਰਾਜ ਹੱਥ, 
ਮਿਸ਼ਨ ਇਸਾਈ ਖਾਸ, ਓਸ ਦਾ ਆਧਾਰ ਸੀ। 


ਬੋਲੀ ਦਾ ਪਸਾਰ ਹੋਵੇ, ਬੋਲੀ ਹੀ ਅਧਾਰ ਹੋਵੇ 
ਬੋਲੀ ਹੀ ਪਛਾਣ ਹੁੰਦੀ, ਲੋਕੋ ਸੰਸਾਰ 'ਤੇ। 

ਬੋਲੀ ਦਾ ਅਸਰ ਹੁੰਦਾ, ਬੋਲੀ ਬਿਨ ਪੁੱਛ ਨਹੀਂ, 
ਬੰਦੇ ਦੀ ਪਛਾਣ ਹੁੰਦੀ, ਬੋਲੀ ਦੇ ਅਧਾਰ `ਤੇ। 
ਮਿਸ਼ਨਰੀ ਲੁਧਿਆਣੇ, ਖੋਲ੍ਹਿਆ ਸਕੂਲ ਉਨ੍ਹਾਂ, 
ਫਾਦਰ ਤੇ ਨੰਨਾ ਉਨ੍ਹਾਂ, ਲਾਏ ਪਰਚਾਰ 'ਤੇ। 

ਮਿਸ਼ਨ ਦੀ ਪੂਰਤੀ ਨੂੰ, ਵਧੇ ਜੋ ਇਸਾਈ ਮੱਤ, 
ਉਨ੍ਹਾਂ ਦੀ ਜ਼ੁਬਾਨ ਹੋਵੇ, ਬੇਲੀ ਦੇ ਪਸਾਰ 'ਤੇ। 


`ਦੋ ਸੀ ਤਾਰੀਖ ਤਵਾਰੀਖ ਦੱਸੇ ਖਾਸ ਹੈ। 
ਜੱਸਾ ਸਿੰਘ ਤਰਖਾਣ, ਕੋਮ ਜੀਹਦੀ ਦੱਸ ਦੇ, 
ਮਾਤਾ ਸਦਾ ਕੌਰ ਘਰੇ, ਹੋਇਆ ਪ੍ਰਕਾਸ਼ ਹੈ। 
39/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥॥੨॥॥॥॥1॥2101 ੩0 021016110 1012 000॥॥ 


ਪਿਤਾ ਜੱਸਾ ਸਿੰਘ ਨਾਮ, ਰਾਮ ਧਨ ਰੱਖਿਆ ਸੀ, 
ਦਰਸ਼ਨ ਕਰ ਲੱਥੇ, ਮਨ ਦੀ ਪਿਆਸ ਹੈ। 

ਮਾਤਾ ਸਦਾ ਕੌਰ ਕਰੇ, ਬੰਦਗੀ ਗੁਰਾਂ ਦੀ ਸਦਾ, 
ਭੁਲਾ ਸਰਬੱਤ ਲੋਚੇ, ਕਰੇ ਅਰਦਾਸ ਹੈ। 


ਕਰਕੇ ਇਕਾਗਰ ਗੁਰਾਂ ਦੇ ਦਰ ਬਿਰਤੀ ਨੂੰ, 
ਲਿਖੇ ਪਰਸੰਗ ਪੜ੍ਹ, ਲਿਖਦਾ ਜੋ ਦਾਸ ਹੈ। 

ਕਰਨਾ ਗੁਰੂ ਜੀ ਮਨ, ਕਰਨਾ ਨਿਵਾਸ ਹੈ। 

ਤੇਰੀ ਜੀ ਮਿਹਰ ਬਿਨਾਂ, ਪੱਤਾ ਹੈ ਨਾ ਹਿੱਲਦਾ, 
ਰਹੇਂ ਅੰਗ ਸੰਗ ਜਦੋਂ, ਆਵੇ ਕੰਮ ਰਾਸ ਹੈ। 
ਅੱਖਰ ਗਿਆਨ ਦੇ ਕੇ, ਮਨ `ਚ ਉਜਾਲਾ ਕਰੋ, 
ਲੱਗੇ ਚਿੱਤ ਚਰਨੀ' ਜਾ, ਇਹੋ ਅਰਦਾਸ ਹੈ। 


ਦਰ ਤੇਰੇ ਆ ਕੇ ਦਾਤਾ, ਖਾਲੀ ਕੋਈ ਮੁੜਿਆ ਨਾ, 
ਭਰੀ ਝੋਲ਼ੀ ਦਾਤਾਂ ਨਾਲ, ਮੁੜੇ ਨਾ ਨਿਰਾਸ ਹੈ। 
ਤੇਰੀਆਂ ਰਹਿਮਤਾਂ ਦਾ, ਹੋਵੇ ਹੱਥ ਬੰਦੇ ਸਿਰ, 
ਹੋਵੇ ਗਿਆਨ ਸ਼ਬਦਾਂ, ਦਾ ਮਨ ਪ੍ਰਕਾਸ਼ ਹੈ। 
ਮੰਗੇ ਦਾਤ ਸ਼ਬਦਾਂ ਦੀ, ਝੋਲੀ ਅੱਡ ਦਾਸ ਹੈ। 

ਜਿਸ ਨੇ ਧਿਆਇਆ ਕਦੇ, ਹੋਇਆ ਨਾ ਨਿਰਾਸ ਹੈ। 


(ਬੈਂਤ) 
ਜੱਸਾ ਸਿੰਘ ਗੁਰਾਂ ਪੁੱਤ ਦੀ ਦਾਤ ਬਖਸ਼ੀ, 
ਹੋਈਆਂ ਖੁਸ਼ੀਆਂ ਦੂਣ ਸਵਾਈਆਂ ਜੀ। 
ਗੁੜ ਵੰਡਿਆ ਕੁੜੀਆਂ ਨੇ ਸ਼ਬਦ ਗਾਏ, 
ਸਦਾ ਕੌਰ ਮਾਂ ਮਿਲਣ ਵਧਾਈਆਂ ਜੀ। 
40/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ॥॥੨॥॥॥॥1॥2101 40 021016110 1012 000॥॥ 


ਜੱਸਾ ਸਿੰਘ ਦੇ ਲੱਗਣ ਨਾ ਪੈਰ ਭੋਏਂ', 
ਖੁਸ਼ੀਆਂ ਰੌਣਕਾਂ ਘਰੇ ਨੇ ਛਾਈਆਂ ਜੀ। 
ਦੋ ਪੱਤੀਆਂ ਦਾ ਸਾਂਝਾ ਸੀ ਪਿੰਡ ਦੱਸਿਆ, 
ਜਦੋਂ ਪੁੱਛਿਆ ਅਸਾਂ ਗਰਾਈਆਂ ਜੀ। 
ਜੱਸਾ ਸਿੰਘ ਦੀ ਦੋਹਾਂ ਨਾਲ ਸਾਂਝ ਗੂੜ੍ਹੀ, 
ਸਾਰੇ ਵਰਤਦੇ ਵਾਂਗ ਸਨ ਭਾਈਆਂ ਜੀ। 
ਕਿਰਤੀ ਕਾਮਿਆਂ ਜੱਟਾਂ ਤੇ ਨਾਈਆਂ ਜੀ। 
ਸਾਂਝੇ ਖੁਸ਼ੀ ਤੇ ਗ਼ਮ ਪੰਜਾਬੀਆਂ ਦੇ, 
ਐਵੇ ਕਰਨ ਨਾ ਲੋਕ ਵਡਿਆਈਆਂ ਜੀ। 
ਜੁੜ ਬੈਠਦੇ ਜਿੱਥੇ ਨੇ ਚਾਰ ਬੰਦੇ, 
ਹੋਣ ਖੁਸ਼ੀਆਂ ਦੂਣ ਸਵਾਈਆਂ ਜੀ। 
ਢੁੱਕਿਆ ਜੱਸਾ ਸਿੰਘ ਘਰੇ ਸੀ ਪਿੰਡ ਸਾਰਾ, 
ਡੂੰਮਾਂ ਘੋੜੀਆਂ ਬੈਠ ਕੇ ਗਾਈਆਂ ਜੀ। 


ਘਰੋਂ ਪਿੰਡ ਤੇ ਸ਼ਹਿਰ ਬਾਜ਼ਾਰ ਲੋਕੋ। 
ਰਚਨਾ ਸ੍ਰਿਸ਼ਟੀ ਇਹ, ਓਸ ਅਕਾਲ ਦੀ ਹੈ, 
ਬੰਦੇ ਹਿੱਸੇ ਨੇ ਸਭੇ ਸੰਸਕਾਰ ਲੋਕੋ। 
ਖ਼ੁਦਾ ਬਖਸ਼ੀਆਂ ਬੰਦੇ ਨਿਆਮਤਾਂ ਨੇ, 
ਰਹਿਣ ਸਹਿਣ ਸਲੀਕਾ ਸਹਿਚਾਰ ਲੋਕੋ। 
ਮਾਣ ਬਖਸ਼ਿਆ ਬੁੱਧ ਵਵੇਕ ਦੇ ਕੇ, 
ਰੱਖੇ ਦੁਨੀਆਂ ਦੀ ਬੰਦਾ ਜੋ ਸਾਰ ਲੋਕੋ। 
ਕਰਨੀ ਸੱਚ ਦੀ ਸਦਾ ਜੀ ਕਾਰ ਲੋਕੋ। 
ਬੰਦਾ ਜੂਨ ਸ੍ਰੇਸ਼ਟ ਸੰਸਾਰ ਲੋਕੋ। 
ਵਿਦਿਆ ਬੁੱਧ ਵਵੇਕ ਕੰਮ ਸਾਧਨਾ ਦਾ, 
41 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ੧3੧01॥੪1ਇ॥0੫੧6001੫1.60।। 


ਵਿਦਿਆ ਪਾ ਕਰੇ ਪਰਉਪਕਾਰ ਲੋਕੋ। 
ਮਾਨਵ ਧਰਮ ਗ੍ਰਹਿਸਥ ਦੀ ਪਾਲਣਾ ਹੈ, 
ਪੂਰਕ ਏਸ ਦੇ ਦੋਵੇਂ ਨਰ ਨਾਰ ਲੋਕੋ। 
ਪ੍ਰੇਮ ਸਾਧਨਾ ਹੋਵੇ ਜੇ ਵਿੱਚ ਹਿਰਦੇ, 
ਬੰਦਾ ਖਾਏ ਨਾ ਕਿਸੇ ਨਾਲ ਖ਼ਾਰ ਲੋਕੋ। 
ਲੋਭ ਲਾਲਚ ਮੋਹ ਵਾਸ਼ਨਾ ਭੁੱਖ ਮਨ ਦੀ, 
ਪੈਦਾ ਕਰਦੀ ਹੈ ਮਨ ਵਕਾਰ ਲੋਕੋ। 
ਉਨ੍ਹਾਂ ਜਿੱਤਿਆ ਕੁੱਲ ਸੰਸਾਰ ਲੋਕੋ। 


42 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥102101 ੩0 021016110 10112 000॥॥ 


ਕਹਿ ਸੰਗਤ ਵਡਿਆਵੇ...... 
(ਬੈਂਤ) 
ਧਰਤ ਰੇਤਲੀ ਸਤਲੁਜ ਦੇ ਵਹਿਣ ਵਿੱਚੋਂ, 


_ਮੂੰਗਫ਼ਲੀ ਕਪਾਹ ਕਮਾਦ ਹੁੰਦੇ, 
ਹਰ-ਹਰ ਮੱਕੀ ਤੇ ਤਿਲ ਆਪਾਰ ਲੋਕੋ। 
ਸਰ੍ਹੋਂ ਖਿੜ੍ਹੇ ਜਦ ਖੇਤਾਂ `ਚੋਂ ਮਹਿਕ ਉੱਠੇ, 
ਮਹੀਨੇ ਫੱਗਣ ਦੇ ਆਏ ਬਹਾਰ ਲੋਕੋ। 
ਮੁੱਖ ਸਾਧਨ ਸੰਚਾਈ ਬਰਸਾਤ ਹੀ ਸੀ, 
ਜਾਂ ਫਿਰ ਖੂਹ ਤੋਂ ਪਾਣੀ ਦੀ ਧਾਰ ਲੋਕੋ। 
ਕਾਹੀਂ' ਸਰਕੜਾ ਬਰੂ ਤੇ ਥੋਹਰ ਕਿੱਕਰ, 
ਬੇਰੀ ਟਾਹਲੀਆਂ ਪਿੱਪਲ ਭਰਮਾਰ ਲੋਕੋ। 
ਅੰਬ ਜਾਮਣ ਜਮੋਆ ਖਜੂਰ ਪਿਲਕਣ, 

ਪੇੜ ਬੋਹੜ ਦੇ ਸਨ ਛਾਂ ਦਾਰ ਲੋਕੋ। 
ਡੰਗਰ ਬੱਛੇ ਚਰਾਂਦਾਂ ਸਨ ਖੁੱਲ੍ਹੀਆਂ ਜੀ, 
ਜਮਨਾ ਵਾਂਗ ਵਹੇ ਦੁੱਧ ਦੀ ਧਾਰ ਲੋਕੋ। 
ਦੁੱਧ ਦਹੀਂ ਘੀ ਮੱਖਣ ਖੁਰਾਕ ਮੁੱਖ ਸਨ, 
ਪੀਣ ਅਧਰਿੜਕਾ ਧਾਰਾਂ ਜੀ ਮਾਰ ਲੋਕੋ। 
ਸਾਗ ਸਰੋਂ ਦਾ ਮੱਕੀ ਦੀ ਸਿਆਲ ਰੋਟੀ, 
ਗੰਢਾ ਮਿਰਚ ਤੇ ਮੱਖਣ ਆਚਾਰ ਲੋਕੋ। 
ਢਾਹਾ ਖੇਤਰ ਕਿਨਾਰਾ ਸਤਲੁਜ ਦਾ ਜੋ, 

ਜਾਣੇ ਏਸ ਨੂੰ ਕੁੱਲ ਸੰਸਾਰ ਲੋਕੋ। 
“ਸੰਤ ਸਿੰਘਾ” ਗੁਰੂ ਚਰਨਾਂ ਦੀ ਛੋਹ ਪਾ ਕੇ, 
43 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥102101 ੩0 021016110 10112 000॥॥ 


ਧਰਤੀ ਹੋ ਗਈ ਇਹ ਪੂਜਣ ਹਾਰ ਲੋਕੋ। 
(ਦੋਹਿਰਾ) 
ਉੱਚੇ ਟਿੱਬੇ ਰੇਤ ਦੇ, ਦੇਣ ਸੁਨਹਿਰੀ ਭਾਅ। 
ਬਰੂ ਕਾਹੀਂ ਤੇ ਸਰਕੜਾ, ਵਿੱਚ ਚਰਾਂਦੀ ਘਾਹ। 
ਪਾਣੀ ਵਹਿੰਦਾ ਸੇਮ ਦਾ, ਬੁੱਢਾ ਨਾਲਾ ਕੂਲ੍ਹ। 
ਉੱਚੇ ਰੁੱਖ ਖਜੂਰ ਦੇ, ਰਹੇ ਚੁਫੇਰੀਂ ਝੂਲ। 
ਸਤਲੂਜ ਠਾਠਾਂ ਮਾਰਦਾ, ਉੱਤਰ ਬੰਨੇ ਨੀਰ। 
ਮਨਮੋਹਕ ਇਸ ਧਰਤ ਦੀ, ਸਿਰਜੇ ਜੋ ਤਸਵੀਰ। 
ਮਾਛੀਵਾੜੇ ਧਰਤ ਦਾ, ਹੈ ਆਪਣਾ ਇਤਿਹਾਸ। 
ਦਰਦ ਕਹਾਣੀ ਏਸਦੀ, ਲੋਕੋ ਬੜੀ ਉਦਾਸ। 
ਬਾਲੀ ਦੋ ਜਹਾਨ ਦਾ, ਉਹ ਪੀਰਾਂ ਦਾ ਪੀਰ। 
ਪੁੱਤ ਹਿੰਦ ਲਈ ਵਾਰ ਕੇ, ਸੁੱਤਾ ਛੱਡ ਵਹੀਰ। 
ਧਰਮ ਕਰਮ ਦੀ ਵਾਰਤਾ, ਹੈ ਗਹਿਰਾ ਇਤਿਹਾਸ। 
ਜਦੋਂ ਲਿਖਾਵੇ ਸਤਿਗੁਰੂ, ਤਦ ਲਿਖਦਾ ਹੈ ਦਾਸ । 
ਜਿਹੜੇ ਸੇਵ ਕਮਾ ਗਏ, ਕਰ ਗਏ ਭਵਜਲ ਪਾਰ। 
ਕੋਟਿ ਕੋਟਿ ਇਸ ਧਰਤ ਨੂੰ, ਕਰੀਏ ਨਮਸਕਾਰ। 


44/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ॥॥੨॥॥॥॥1॥2101 ੩0 021016110 10112 000॥॥ 


ਸਰਗ ਤੀਜਾ 
(ਦੋਹਿਰਾ) 
ਸਿਜਦਾ ਕਰ ਅਕਾਲ ਨੂੰ, ਅੱਗੇ ਤੋਰਾਂ ਬਾਤ। 
ਕਰੇ ਰਹਿਮਤਾਂ ਸਤਿਗੁਰੂ, ਬਖਸ਼ੇ ਸ਼ਬਦ ਸੁਗਾਤ । 


(ਬੈਂਤ) 
ਬਾਲ ਵਰੇਸ ਹੈ ਖੇਡਣ ਦੀ ਰੁੱਤ ਹੁੰਦੀ, 
ਹੁੰਦਾ ਬੁੱਧ ਵਵੇਕ ਉਭਾਰ ਲੋਕੋ । 
ਹੁੰਦੇ ਖੇਡਣ ਦੇ ਦਿਨ ਨੇ ਚਾਰ ਲੋਕੋ। 
ਮੋਹ ਲੈਂਦਾ ਹੈ ਦਿਲ ਸੰਗ ਪਿਆਰ ਲੋਕੋ। 
ਬੱਚੇ ਸੱਚ ਨੇ ਰੱਬ ਦਾ ਰੂਪ ਹੁੰਦੇ, 
ਮੈਂ ਨਾ ਆਖਦਾ ਕਹੇ ਸੰਸਾਰ ਲੋਕੋ। 


ਕਰਮ ਸਾਧਨਾ ਹੁੰਦੀ ਹੈ ਮਾਪਿਆਂ ਦੀ, 
ਬੱਚਾ ਪਾਵੇ ਸੰਸਕਾਰ ਪਰਵਾਰ ਪਾਸੇਂ। 
ਖੇਡਾਂ ਖੇਡਦਾ ਬਚਪਨ ਜੋ ਮਨ ਭਾਵੇ, 
ਰਹਿਣ ਬਹਿਣ ਤੇ ਸਹਿਣ ਸੰਸਾਰ ਪਾਸੇਂ। 
ਜੀਵਨ ਜਾਂਚ ਵਿਕਾਸ ਵਿੱਚ ਹੱਥ ਮਾਂ ਦਾ, 
ਕਰਮ ਪਾਉਂਦਾ ਹੈ ਪਿਤਾ ਦੀ ਮਾਰ ਪਾਸੋਂ। 
ਖੇਡਾਂ ਖੁੱਦੋ ਤੇ ਰੰਗ ਪਟੋਲਿਆਂ ਦੇ, 
ਉਪਜਣ ਰੰਗ ਜੋ ਰੰਗ ਸੰਸਾਰ ਪਾਸੋਂ। 
ਜੀਵਨ ਜਾਂਚ ਹੈ ਸਾਧਨਾ ਮਾਪਿਆਂ ਦੀ, 
ਧਰਮ ਕਰਮ ਸਭ ਪ੍ਰੀਤ ਸਤਿਕਾਰ ਪਾਸੇਂ। 
45 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ੧3੧01॥੪1ਇ॥0੫੧6001੫1.60।। 


ਹੁੰਦੀ ਜਿੱਦ ਸ਼ਰਾਰਤ ਜੜ੍ਹ ਘੂਰ ਦੀ ਹੈ, 
ਮੈਂ ਨਾ ਆਖਦਾ ਪੁੱਛੋ ਨਰ ਨਾਰ ਪਾਸੋਂ। 
ਕਰਮ ਸਾਧਨਾ ਪ੍ਰੀਤ ਵਿਹਾਰ ਪਾਸੋਂ। 


ਮਾਵਾਂ ਹੱਥ ਭਵਿੱਖ ਹੈ ਬੱਚਿਆਂ ਦਾ, 
ਮਾਵਾਂ ਆਪ ਭਵਿੱਖ ਸੰਵਾਰ ਦੀਆਂ। 
ਮਾਵਾਂ ਸਿਰਜਣਾ ਕਰਨ ਸਮਾਜ ਦੀ ਜੀ, 
ਮਾਵਾਂ ਬੁੱਧ ਵਵੇਕ ਉਭਾਰ ਦੀਆਂ। 
ਮਾਵਾਂ ਬੱਚਿਆਂ ਦੇ ਸਿਰਜਣ ਸੰਸਕਾਰ ਲੋਕੋ, 
ਮਾਵਾਂ ਲਾ ਸੀਨੇ ਦਿਲ ਠਾਰ ਦੀਆਂ। 
ਮਾਵਾਂ ਪਹਿਲਾ ਗੁਰੂ ਨੇ ਬੱਚਿਆਂ ਦਾ, 
ਮਾਵਾਂ ਰੂਪ ਨੇ ਪਰਬਦਗਾਰ ਦੀਆਂ। 
ਬਾਬਲ ਜ਼ਿੰਦਗੀ ਕਰਮ ਦਾ ਹੋਏ ਦਾਤਾ, 
ਦੇਂਦਾ ਬੱਚਿਆਂ ਤਾਈ' ਪਿਆਰ ਲੋਕੋ। 
ਬਾਬਲ ਆਖਦੇ ਪਾਲਣਹਾਰ ਤਾਈ, 
ਪਿਤਾ ਆਖਦਾ ਬਾਬਲ ਸੰਸਾਰ ਲੋਕੋ। 
ਪਿਤਾ ਸਿਰਜਣਾ ਕਰਮ ਦੀ ਕਰੇ ਜੱਗ `ਤੇ, 
ਪਿਤਾ ਕੰਧੇ ਨੇ ਸਭੇ ਹੀ ਭਾਰ ਲੋਕੋ। 
ਪਿਤਾ ਸਦਾ ਤਰੱਕੀ ਹੀ ਲੋਚਦਾ ਹੈ, 
ਸੋਚ ਰੱਖਦਾ ਸਦਾ ਉਭਾਰ ਲੋਕੋ। 
ਪਿਤਾ ਨਾਉਂ ਹੈ ਕਰਮ ਤੇ ਸਾਧਨਾ ਦਾ, 
ਪਿਤਾ ਹੁੰਦਾ ਹੈ ਮੁਖੀ ਪਰਵਾਰ ਲੋਕੋ। 
ਜੰਨਤ ਮਾਂ ਦਿਆਂ ਚਰਨਾਂ ਸੰਸਾਰ ਆਖੇ, 
ਪਿਤਾ ਰੱਬ ਦਾ ਰੂਪ ਅਪਾਰ ਲੋਕੋ। 
ਕਦੇ ਦੇਖਿਓ ਝਾਤੀ ਮਾਰ ਲੋਕੋ। 


46 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 501 0 0੫੧ ॥॥੨॥॥॥॥1॥2101 ੩0 021016110 10112 000॥॥ 


ਵਰ੍ਹਾ ਪੰਜਵਾਂ ਬਾਲ ਸੀ ਉਮਰ ਗੁਰ ਦੀ, 
ਕੀਤਾ ਮੰਗਣਾ ਕਰਨ ਵਿਹਾਰ ਮਾਪੇ। 
ਚੋਇਆ ਲਾਗਣਾ ਆਣ ਸੀ ਤੇਲ ਦੇਹਲੀ, 
ਕਰਨ ਚਾਵਾਂ ਨਾਲ ਸ਼ਗਨ ਮਲਾਰ ਮਾਪੇ। 
ਮਾਪੇ ਲੋਚਦੇ ਖੁਸ਼ੀ ਨੇ ਬੱਚਿਆਂ ਦੀ, 
ਕਰਦੇ ਬੱਚਿਆਂ ਲਈ ਨੇ ਕਾਰ ਮਾਪੇ। 
ਮਾਪੇ ਫੁੱਲੇ ਨਾ ਦੇਖ ਸਮਾਉਂਦੇ ਨੇ, 
ਹੁੰਦੇ ਬੱਚਿਆਂ ਦੇਖ ਉਡਾਰ ਮਾਪੇ। 
ਚਾਅ ਚੜ੍ਹ ਜਾਏ ਦੇਖ ਕੇ ਬੱਚਿਆਂ ਨੂੰ, 
ਹੁੰਦੇ ਦੇਖ ਨੇ ਪੱਬਾਂ ਭਾਰ ਮਾਪੇ। 
ਖ਼ੁਦ ਤਪਦੇ ਥਲਾਂ ਵਿੱਚ ਭੁੱਜ ਸਕਦੇ, 
ਦਰਦ ਬੱਚਿਆਂ ਦਾ ਨਾ ਸਕਣ ਸਹਾਰ ਮਾਪੇ। 
“ਸੰਤ ਸਿੰਘਾ” ਨਾ ਦੇ ਸਕੇ ਦੇਣ ਕੋਈ, 
ਦੇਣ ਬੱਚਿਆਂ ਲਈ ਜਿੰਦੜੀ ਵਾਰ ਮਾਪੇ। 


(ਕਬਿੱਤ) 
ਮਾਤਾ ਸਦਾ ਕੌਰ ਦਿੱਤੇ, ਸਿੱਖੀ ਦੇ ਸਿਧਾਂਤ ਗੁਰਾਂ, 
ਮਨ ?ਚ ਜਗਾਈ ਜੋਤ, ਗੁਰਾਂ ਦੇ ਹੈ ਨਾਮ ਦੀ। 
ਬਿਨ ਸਿਮਰਨ ਇਹ, ਜੂਨ ਕਿਸ ਕਾਮ ਦੀ। 
ਮੜ੍ਹੀਆਂ ਮਸਾਣੀ ਪੂਜਾ, ਮਨ ਦੇ ਭਰਮ ਸਾਰੇ, 
ਸਭੇ ਨੇ ਪਖੰਡ ਆਏ, ਸਮਝ ਨਾ ਆਮ ਦੀ। 
ਰਹੇ ਪਰੇਸ਼ਾਨ ਮਨ, ਬਿਨਾ ਲੋਕੋ ਸਾਧਨਾ ਦੇ, 
ਮਿਲਦਾ ਸਕੂਨ ਭਜ, ਸਤਿਗੁਰ ਨਾਮ ਜੀ। 


ਪਿੰਡ ਬਿਗਲੇ `ਚ ਡੇਰਾ, ਹੈ ਸੀ ਇੱਕ ਸਾਧੂਆਂ ਦਾ, 
ਜਪਦੇ ਨੇ ਨਾਮ ਦੇਂਦੇ, ਧਰਮ ਗਿਆਨ ਜੀ। 
47 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 53000 08001 500। 0। 0੫੧ ॥॥੨॥॥॥॥1॥2101 ੩0 021016110 1012 000॥॥ 


ਪੜ੍ਹਦੇ ਗੁਰਾਂ ਦੀ ਬਾਣੀ, ਲਾ ਕੇ ਨੇ ਧਿਆਨ ਜੀ। 
ਗੁਰੂ ਰੂਪ ਸਾਧੂ ਹੁੰਦੇ, ਰੰਗ ਰੰਗੇ ਸਾਧਨਾ ਦੇ, 
ਕਰੇ ਗੁਰਬਾਣੀ ਦੇਖੋ, ਇਹੋ ਵਿਖਿਆਨ ਜੀ। 
ਗੁਰਬਾਣੀ ਸਾਧਨਾ ਦਾ, ਹੋਵੇ ਜੇ ਗਿਆਨ ਬੰਦੇ, 
ਪੜ੍ਹ ਲਿਖ ਪਾਵੇ ਬੰਦਾ, ਜੱਗ ਸਨਮਾਨ ਜੀ। 


ਛੋਟੀ ਸੀ ਉਮਰ ਉਦੋਂ, ਪਾਇਆ ਗਿਆਨ ਗੁਰਾਂ, 
ਕੰਠ ਕੀਤੀ ਬਾਣੀ ਪਾਏ, ਸਿੱਖੀ ਸੰਸਕਾਰ ਜੀ। 
ਬਾਲ ਜੀ ਵਰੇਸ ਵਿੱਚ, ਕੀਤੀ ਗੁਰਾਂ ਸਾਧਨਾ ਹੈ, 
ਸਾਫ਼ ਰਹਿਣੀ ਬਹਿਣੀ, ਜੀਵਨ ਅਧਾਰ ਜੀ। 
ਬਾਣੀ ਦੇ ਸਿਧਾਂਤ ਉੱਤੇ, ਚੱਲ ਜੱਗ ਤਾਰਿਆ ਹੈ, 
ਨਾਮ ਵਾਲਾ ਛੱਟਾ ਦੇ ਕੇ, ਵਿੱਚ ਸੰਸਾਰ ਜੀ। 
ਬਾਣੀ ਗੁਰੂ ਰੂਪ ਬਾਣੀ, ਰੂਪ ਹੈ ਅਕਾਲ ਦਾ ਜੀ, 
ਪੜ੍ਹੇ ਚਿੱਤ ਲਾ ਕੇ ਬੰਦਾ, ਬਾਣੀ ਦੇਵੇ ਤਾਰ ਜੀ। 


ਮਹਿਮਾ ਦਸਾਂ ਗੁਰੂਆਂ ਦੀ, ਕੱਠੇ ਬੈਠ ਗਾਈ ਐ। 


2 


ਨਾਨਕ ਗੋਬਿੰਦ ਰੁਪ, ਨਾਨਕ ਸਰੂਪ ਸਭੇ, 
ਕੀਤੀ ਗੁਰ ਸਾਧਨਾ ਦੀ, ਸੰਤਾਂ ਵਡਿਆਈ ਐ। 
ਨਾਮ ਵਾਲੀ ਰਸਨਾ 'ਤੇ, ਚੜ੍ਹਿਆ ਮਜੀਠ ਰੰਗ, 
ਕੀਤੀ ਮਾਤਾ ਘਾਲਨਾ ਦੀ, ਸੰਤਾਂ ਭਰਪਾਈ ਐ। 
“ਸੰਤ ਸਿੰਘਾ” ਸੱਤਵਾਂ ਸੀ, ਵਰ੍ਹਾ ਜੀ ਵਰੇਸ ਬਾਲ, 
ਮਾਪਿਆਂ ਨੇ ਸ਼ਾਦੀ ਜਦੋਂ, ਗੁਰਾਂ ਦੀ ਰਚਾਈ ਐ। 


48 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


49 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥॥੨॥॥॥॥1॥2101 ੩0 021016110 1012 000॥॥ 


50/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 58000 08001 5001 0। €0੫੧ ॥॥੨॥॥॥॥1॥2101 40 021016110 1012 000॥॥ 


51 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0 0੫੧ ॥੨॥॥॥॥1॥2101 ੩10 021016110 1012 000॥॥ 


52 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
(31੧0181੮॥0੫੧600118.60। 


5।। 28000 98001 5॥0। 3। ੬0੫) 


ਸਰਗ ਚੌਥਾ 
(ਦੋਹਿਰਾ) 
ਸ਼ਾਦੀ ਕੁੰਵਰ ਨਿਹਾਲ ਦੀ, ਸਜਿਆ ਸ਼ਹਿਰ ਲਾਹੌਰ। 
ਜੁੜੀਆਂ ਸ਼ਾਹੀ ਮਹਿਫ਼ਲਾਂ, ਚਾਰ ਚੁਫੇਰੀ' ਔਰ। 


ਭੰਡ ਮਰਾਸੀ ਨਕਲੀਏ, ਢਾਡੀ ਸੋਹਲੇ ਗਾਉਣ । 
ਵਾਰਾਂ ਗਾਓਣ ਕਵੀਸ਼ਰੀ, ਉੱਚੀ ਕਰ ਕਰ ਧੌਣ। 


ਬਾਜੇ ਢੇਲ ਸਰੰਗੀਆਂ, ਗੂੰਜ ਰਹੇ ਸਨ ਨਾਦ। 

ਸ਼ਾਦੀ ਨੌਨਿਹਾਲ ਦੀ, ਲੋਕ ਕਰਨਗੇ ਯਾਦ । 

ਪੈਂਦੇ ਗਿੱਧੇ ਭੰਗੜੇ, ਰਾਤਾਂ ਜਿਵੇਂ ਸਵੇਰ। 
ਅਤਰ ਫਲੇਲ ਸੁਗੰਧੀਆਂ, ਦਿੱਤੀ ਮਹਿਕ ਖਲੇਰ। 


ਰਾਜੇ ਰਾਣੇ ਮੁਲਕ ਦੇ, ਆਏ ਘੱਤ ਵਹੀਰ। 
ਸਿਰ ਸਹਾਉਣ ਕਲਗੀਆਂ. ਬਗਲਾਂ ਵਿੱਚ ਸ਼ਮਸ਼ੀਰ। 


ਵੱਖੋ ਵੱਖ ਬੋਲੀਆਂ, ਭਾਂਤ ਭਾਂਤ ਦੇ ਰਾਗ। 
ਸਾਰੇ ਸ਼ਹਿਰ ਲਾਹੌਰ `ਚ, ਘੀ ਦੇ ਜਗਣ ਚਿਰਾਗ਼। 


(ਬੈਂਤ) 
ਸ਼ਾਦੀ ਕੁੰਵਰ ਨਿਹਾਲ ਦੀ ਹੋਈ ਜਿੱਦਾਂ, 
ਹੋਈ ਹੋਰ ਨਾ ਕੋਈ ਜਹਾਨ ਅੰਦਰ। 
ਅਰਬ ਦੇਸ਼ ਤੇ ਇੰਗਲਿਸ਼ਤਾਨ ਅੰਦਰ। 
ਪੰਜ ਆਬ ਦੇ ਆਬ ਦੀ ਸ਼ਾਨ ਉੱਚੀ, 
ਸੀਨਾ ਤਣ ਜਾਏ ਸੁਣ ਕੇ ਮਾਣ ਅੰਦਰ । 
53 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 0੫੧ ॥॥੨॥॥॥॥1॥2101 ੩0 021016110 10112 000॥॥ 


ਮਹਿਲ, ਮਾੜੀਆਂ, ਘਰੀ' ਮਕਾਨ ਅੰਦਰ। 
ਢੁੱਕੇ ਦੇਸ਼ ਵਿਦੇਸ਼ ਤੋ ਲੋਕ ਜਿਹੜੇ, 
ਕਸਰ ਰਹੀ ਨਾ ਕੋਈ ਸਨਮਾਨ ਅੰਦਰ। 
ਉਪਮਾ ਗਾ ਰਹੇ ਭਰੇ ਦੀਵਾਨ ਅੰਦਰ। 
ਫਲ ਮੇਵੇ ਮਠਿਆਈਆਂ ਦੀ ਤੋਟ ਹੈ ਨਾ, 
ਛੱਤੀ ਭੋਜ ਪਦਾਰਥ ਪਕਵਾਨ ਅੰਦਰ । 
ਆਏ ਡੂਮ ਮਰਾਸੀ ਤੇ ਨਕਲੀਏ ਜੀ, 
ਗਾਉਣ ਪਾਣੀ ਦੇ ਏਸ ਰੁਝਾਨ ਅੰਦਰ। 
ਰਾਜਾਸ਼ਾਹੀ ਕਬੀਲੇ ਸਰਦਾਰ ਯੋਧੇ, 
ਦੱਸਾਂ ਹੋਰ ਕੀ ਖੋਲ੍ਹ ਵਿਖਿਆਨ ਅੰਦਰ । 
ਸ਼ਿਰਕਤ ਕੀਤੀ ਅੰਗਰੇਜ਼ ਕਮਾਂਡਰਾਂ ਨੇ, 
ਗਵਰਨਰ ਹਿੰਦ ਦੇ ਸ਼ਾਹੀ ਸਥਾਨ ਅੰਦਰ। 
ਖੌਰੂ ਪਾ ਰਹੇ ਖੂਬ ਘਮਸਾਨ ਅੰਦਰ। 
ਸ਼ਾਦੀ ਕੁੰਵਰ ਨਿਹਾਲ ਦੀ ਹੋਈ ਜਿੱਦਾਂ, 
ਹੋਈ ਹੋਰ ਨਾ ਕੋਈ ਜਹਾਨ ਅੰਦਰ। 


ਹੁੰਦੇ ਮੁਖਬਰੀ ਦੇ ਅਧਾਰ ਲੋਕੋ। 
ਜੂਏਬਾਜ਼ ਕੀ ਇੱਜ਼ਤ ਦੀ ਸਾਰ ਜਾਣੇ, 
ਇੱਜ਼ਤ ਵੇਚਦੇ ਸ਼ਰੇ-ਬਾਜ਼ਾਰ ਲੋਕੋ। 
ਭਾਈਆਂ ਵਰਗਾ ਸਾਕ ਨਾ ਹੋਰ ਜੱਗ `ਤੇ, 
ਹੋਵੇ ਦਿਲਾਂ `ਚ ਜੇ ਨਾ ਖ਼ਾਰ ਲੋਕੋ। 
ਲੋਕ ਗੀਤ ਸਮਾਜ ਦੀ ਸਿਰਜਣਾ ਵਿੱਚ, 
ਰੰਗ ਭਰਦੇ ਨੇ ਬੇਸ਼ੁਮਾਰ ਲੋਕੋ। 
ਉਸ ਮਰਦ ਦਾ ਜੱਗ `ਤੇ ਕੀ ਜੀਣਾ, 
54 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 0੫੧ ॥॥੨॥॥॥॥102101 ੩0 021016110 10112 000॥॥ 


ਜੀਹਦੇ ਘਰੇ ਹੈ ਨਾਰ ਬਦਕਾਰ ਲੋਕੋ । 
ਰਿਸ਼ਤੇ ਭਾਵੇਂ ਸੰਸਾਰ ਹਜ਼ਾਰ ਲੋਕੋ। 
ਪਿਤਾ ਜਨਮ ਤੇ ਕਰਮ ਦਾ ਹੋਏ ਦਾਤਾ, 
ਮੈਂ ਨਾ ਆਖਦਾ ਕਹੇ ਸੰਸਾਰ ਲੋਕੋ। 
ਪੈਦਾ ਕਰਦੇ ਨੇ ਮਨ ਵਕਾਰ ਲੋਕੋ। 
ਸਾਹਿਤ ਸਾਧਨਾ ਜੀਵਨ ਗਿਆਨ ਜੋਤੀ, 
ਕਰੇ ਮਨ ਵਿੱਚ ਗਿਆਨ ਪਸਾਰ ਲੋਕੋ। 
ਸਾਹਿਤ ਸਿਰਜਣਾ ਸ਼ੀਸ਼ਾ ਸਮਾਜ ਦਾ ਹੈ, 
ਦੇਂਦੀ ਕਲਮ ਹੈ ਏਸ ਉਭਾਰ ਲੋਕੋ । 
ਬਿਨਾ ਸਬਰ ਨਾ ਮਿਲੇ ਸਕੂਨ ਮਨ ਨੂੰ, 
ਭਾਵੇਂ ਮਾਇਆ ਦੇ ਹੋਣ ਅੰਬਾਰ ਲੋਕੋ। 
ਦੇਵੇ ਬੰਦੇ ਦੀ ਬੇੜੀ ਇਹ ਤਾਰ ਲੋਕੋ। 
“ਸੰਤ ਸਿੰਘਾ” ਦੇਖੀ ਸਮਾਜ ਦੇ ਜੋ; 
ਮੁਲਕ ਕੌਮ ਦੇ ਹੋਣ ਗ਼ਦਾਰ ਲੋਕੋ। 


(ਦਵੱਈਆ ਛੰਦ) 
ਕਰਨ ਇਸ਼ਨਾਨਾਂ ਉੱਠ ਸਵੇਰੇ, ਪੁਰਖ ਜਿਨ੍ਹਾਂ ਦੇ ਭਾਈ। 
ਤਿਨ ਕੇ ਵਾਰਿਸ ਨਸ਼ੇ ਗਰਸਤੇ, ਤੱਕ ਰੂਹ ਕੁਰਲਾਈ । 
ਸਿਮਰਨ ਨਾਮ ਗੁਰਾਂ ਦੀ ਬਾਣੀ, ਸਭ ਨੇ ਮਨੋ ਵਿਸਾਰੇ। 
ਪੀਣ ਸ਼ਰਾਬਾਂ ਦੇਖਣ ਮੁਜਰੇ, ਬਹਿ ਕੰਜਰਾਂ ਦੁਆਰੇ। 


ਨਾਮ ਦੇ ਰਸੀਏ ਸਿੰਘ ਗੁਰਾਂ ਦੇ, ਨਾਲ ਉਨ੍ਹਾਂ ਦੇ ਆਏ। 
ਗੁਰੂ ਸਮਰਪਤ ਬੰਦੇ ਜਿਹੜੇ, ਗੁਰਮਤ ਨੂੰ ਪਰਨਾਏ। 
ਗੁਰ ਘਰ ਪ੍ਰੀਤ ਨਾਮ ਦੀ ਰਸਨਾ, ਦੇਖੋ ਰੰਗ ਦਿਖਾਵੇ । 
ਭਗਤਾਂ ਦੀ ਰਜਮੈਂਟ ਦਾ ਰੁਤਬਾ, ਉਦੋਂ ਯੁਨਿਟ ਇਹ ਪਾਵੇ। 
55 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 53000 08001 5001 0। 0੫੧ ॥॥੨॥॥॥॥102101 ੩0 021016110 1012 000॥॥ 


ਰਾਮ ਨਾਮ ਪੜ੍ਹ ਬਾਣੀ ਰਸਨਾ, ਹੈ ਗੁਰ ਸ਼ਬਦ ਉਚਾਰੇ। 
ਰਾਜ ਭਾਗ ਹੈ ਨਹੀਂ ਸਲਾਮਤ, ਸੁਣ ਰੇ ਮੀਤ ਪਿਆਰੇ। 
ਸਮਾਂ ਦੂਰ ਨਹੀਂ ਜਦ ਫਰੰਗੀ, ਏਸ ਧਰਤ 'ਤੇ ਆਊ। 
ਸਿੱਖ ਰਾਜ ਪਤਨ ਨਹੀਂ ਦੂਰੀ, ਜਲਦ ਖਤਮ ਹੋ ਜਾਊ। 


ਚੁਗਲਖੋਰ ਜਾ ਚੁਗਲੀ ਕੀਤੀ, ਸੀ ਦਰਬਾਰ ਬੁਲਾਇਆ । 

ਭਰੇ ਦਰਬਾਰ ਫਿਰ ਗੁਰੂ ਜੀ, ਸ਼ਬਦ ਉਹੀ ਦੁਹਰਾਇਆ। 

ਕਹੇ ਸ਼ਬਦ ਜਦ ਰਾਜ ਸਭਾ ਵਿਚ, ਛਾਈ ਸੁਣ ਖਾਮੋਸ਼ੀ। 
ਸੁੰਨ ਹੋ ਗਏ ਸੁਣ ਦਰਬਾਰੀ, ਹੋਈ ਸੁਣ ਨਾਮੋਸ਼ੀ। 


ਜਦ ਮਹਾਰਾਜ ਨਜ਼ਰ ਉਠਾ ਕੇ, ਝਾਤ ਗੁਰਾਂ ਵੱਲ ਮਾਰੀ। 
ਚਿਹਰੇ ਨੂਰ ਇਲਾਹੀ ਡਿੱਠਾ, ਝਲਕੇ ਨਾਮ ਖੁਮਾਰੀ । 
ਕਰ ਦਰਬਾਰੋਂ ਕੈਦ ਗੁਰਾਂ ਨੂੰ, ਉਨ੍ਹਾਂ ਜੇਲ੍ਹ ਸੀ ਪਾਇਆ। 

ਕੰਬ ਗਿਆ ਸੁਣ ਮਹਾਰਾਜ ਸੀ, ਸੁਣ ਕੇ ਸੀ ਘਬਰਾਇਆ। 


ਬੈਂਡ ਅੰਗਰੇਜ਼ੀ ਲੁਧਿਆਣਿਓਂ, ਉਨ੍ਹਾਂ ਉਦੋਂ ਮੰਗਾਇਆ। 

ਸ਼ਹਿਰ ਲਾਹੌਰ ਛਾਉਨੀ ਅੰਦਰ, ਗਿਆ ਬੈਂਡ ਵਜਾਇਆ । 
ਏਸ ਗੱਲ ਦੀ ਚਰਚਾ ਫਿਰ ਸੀ, ਵਿੱਚ ਪੰਜਾਬੇ ਹੋਈ । 

ਪੜ੍ਹੀ ਕਥਾ ਜਿਸ ਸਿੱਖ ਰਾਜ ਦੀ, ਬਾਤ ਜਾਣਦਾ ਸੋਈ। 


ਆਖਰ ਬਿਨ ਪੜਤਾਲ ਗੁਰਾਂ ਨੂੰ, ਉਨ੍ਹਾਂ ਰਿਹਾ ਸੀ ਕੀਤਾ। 

ਹਾਉਂਕਾ ਭਰ ਮਹਾਰਾਜ ਰਹਿ ਗਿਆ, ਘੁੱਟ ਸਬਰ ਦਾ ਪੀਤਾ। 

ਸਾਥੀਆਂ `ਚ ਸਤਿਕਾਰ ਵਧ ਗਿਆ, ਬੈਠ ਹਰੀ ਜਸ ਗਾਉਂਦੇ। 
ਨਾਮ ਰਸੀਏ ਗੁਰਮੁਖ ਬੰਦੇ, ਹਰਿ ਕਾ ਨਾਮ ਧਿਆਉਂਦੇ। 


(ਬੈਂਤ) 
ਜਿੰਦਾ ਕੌਮ ਦਾ ਸਦਾ ਇਤਿਹਾਸ ਹੁੰਦੈ, 
ਹੁੰਦੀ ਮੁਰਦਿਆਂ ਦੀ ਨਹੀਂ ਪਛਾਣ ਲੋਕੋ। 
56 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥॥੨॥॥॥॥102101 ੩0 021016110 10112 000॥॥ 


ਜਿਹੜੇ ਜੂਝਦੇ ਪਾਉਣ ਉਹ ਮੰਜ਼ਿਲਾਂ ਨੂੰ, 
ਬੁਜ਼ਦਿਲ ਖੱਟਦੇ ਕਦੋਂ ਨੇ ਮਾਣ ਲੋਕੋ। 
ਸਿੱਖ ਰਾਜ ਜਰਨੈਲਾਂ ਦਾ ਖਾਸ ਰੁਤਬਾ, 
ਬੰਦਾ ਇਹਤੋ' ਨਾ ਕੋਈ ਅਨਜਾਣ ਲੋਕੋ। 
ਉਹ ਹੀ ਚੜ੍ਹਨ ਇਸ ਜੱਗ ਪਰਵਾਨ ਲੋਕੋ। 
ਸਿੱਖ ਰਾਜ ਬੁਨਿਆਦ ਦੇ ਥੰਮ ਸਨ ਉਹ, 
ਜਿਹੜੇ ਲੜਦੇ ਸਨ ਸੀਨਾ ਤਾਣ ਲੋਕੋ। 
“ਸੰਤ ਸਿੰਘਾ” ਤਵਾਰੀਖ ਗਵਾਹ ਇਸ ਦੀ, 
ਐਵੇ ਕਰੇ ਨਾ ਜੱਗ ਗੁਣਗਾਨ ਲੋਕੋ। 


57 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


ਸਰਗ ਪੰਜਵਾਂ 
(ਦੋਹਿਰਾ) 
ਲਿਖਾਂ ਸਮੇਂ ਦੀ ਵਾਰਤਾ, ਲਿਖਾਂ ਸਮੇਂ ਦੇ ਰੰਗ। 
ਸਾਈ ਸਿਰ ਜਦ ਨਾ ਰਹੇ, ਬਦਲ ਜਾਣ ਪਰਸੰਗ। 


(ਬੈਂਤ) 
ਮਹਾਰਾਜਾ ਪਰਲੋਕ ਸਧਾਰਿਆ ਸੀ। 
ਸਿੱਖ ਰਾਜ 'ਤੇ ਸ਼ੁਰੂ ਕਰੋਪ ਹੋਇਆ, 
ਰੂਪ ਉਸ ਵਿਕਰਾਲ ਜੀ ਧਾਰਿਆ ਸੀ। 
ਰਾਜ ਤਖਤ ਦੀ ਲਾਲਸਾ ਹੋਈ ਭਾਰੂ, 

ਧਰਮ ਕਰਮ ਸਭਾਂ ਮਨੋਂ ਵਿਸਾਰਿਆ ਸੀ। 
ਖ਼ੁਦ ਮਾਲੀਆਂ ਗੁਲਸ਼ਨ ਨੂੰ ਢਾਹ ਲਾਈ, 
ਹੱਥੀ ਸਿੰਜਿਆ ਬਾਗ਼ ਲਤਾੜਿਆ ਸੀ। 
ਕੀਤਾ ਹਾਸਲ ਜੋ ਖੰਡੇ ਦੀ ਧਾਰ ਉੱਤੇ, 
ਹੁਸਨ ਓਸਦਾ ਏਹਾ ਵਿਗਾੜਿਆ ਸੀ। 
ਵਰਕਾ ਫਾੜ ਕੇ ਸਿਦਕ ਅਸੂਲ ਵਾਲਾ, 
ਰੰਗ ਸਿਰਾਂ ਸੁਆਰਥ ਦਾ ਚਾੜ੍ਹਿਆ ਸੀ। 
ਵਰਕਾ ਸਿਦਕ ਅਸੂਲ ਦਾ ਫਾੜਿਆ ਸੀ। 
ਖੁਦਗਰਜ਼ੀ ਨੇ ਏਸ ਉਘਾੜਿਆ ਸੀ। 


ਏਸ ਦੌਰ ਦੀ ਹੋਰ ਕੀ ਗੱਲ ਦੱਸਾਂ, 
ਜੀਹਨੇ ਸਭੇ ਹੀ ਕੁਛ ਪਿਛਾੜ ਦਿੱਤਾ। 
ਸਿੱਖ ਰਾਜ ਦਾ ਸ਼ੁਰੂ ਸੀ ਪਤਨ ਹੋਇਆ, 
ਤਾਣਾ ਬਾਣਾ ਹੀ ਸਭੇ ਵਿਗਾੜ ਦਿੱਤਾ। 


58 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ॥॥੨॥॥॥॥1॥2101 ੩0 021016110 10112 000॥॥ 


ਬਖਸ਼ੇ ਲੋਭ ਨਾ ਰਾਜੇ ਵਜ਼ੀਰ ਹੈ ਸਨ, 
ਘਾਟ ਕਈਆਂ ਨੂੰ ਮੌਤ ਦੇ ਚਾੜ੍ਹ ਦਿੱਤਾ। 
ਦਸ਼ਾ ਰਾਜ ਦਰਬਾਰ ਦੀ ਏਹੀ ਵਿਗੜੀ, 
ਵਰਕਾ ਵਫ਼ਾ ਇਮਾਨ ਦਾ ਫਾੜ ਦਿੱਤਾ। 
ਜਾਗੇ ਲੋਭ ਨੇ ਸੂਲੀ `ਤੇ ਚਾੜ੍ਹ ਦਿੱਤਾ। ” 


ਅੱਗ ਸਤਾ ਸੁਆਰਥ ਦੀ ਏਹੀ ਭੜਕੀ, 
ਚਾਦਰ ਵਫ਼ਾ ਦੀ ਹੋਈ ਲੀਰੋ ਲੀਰ ਲੋਕੋ। 
ਸਾਂਝ ਆਪਸੀ ਦਿਲਾਂ ਦੀ ਖਤਮ ਹੋਈ, 
ਆਇਆ ਸਮਾਂ ਸੀ ਅੰਤ ਅਖੀਰ ਲੋਕੋ। 
ਸਿੱਖੀ ਸਿਦਕ ਅਸੂਲਾਂ ਦਾ ਘਾਣ ਹੋਇਆ, 
ਜਿਹੜਾ ਸ਼ੁੱਧ ਸੀ ਗੰਗਾ ਜਿਉ ਨੀਰ ਲੋਕੋ। 
ਕਤਲਗਾਹ ਸੀ ਰਾਜ ਦਰਬਾਰ ਬਣਿਆ, 
ਪੈਂਦਾ ਸਲ੍ਹ ਕਲੇਜੇ ਚੁਭੇ ਜਿਉਂ ਤੀਰ ਲੋਕੋ। 
ਖ਼ੂਨ ਹੋਇਆ ਸਫੈਦ ਸੀ “ਸੰਤ ਸਿੰਘਾ”, 
ਹਰਨ ਆਪਣਿਆਂ ਕੀਤੇ ਜਦ ਚੀਰ ਲੋਕੋ । 
ਬੋਲ ਜਾਪਦੇ ਕਹੇ ਮਨ ਸੱਚ ਹੋਏ, 
ਕਹੇ ਸਹਿਜ ਜੋ ਸਭਾ ਫ਼ਕੀਰ (ਗੁਰੂ) ਲੌਕੋ। 
ਮਰੀ ਅਣਖ ਸੀ ਸੁੱਤੀ ਜ਼ਮੀਰ ਲੋਕੋ। 
ਸਿਦਕੀ ਸੂਰਮੇ ਸਮਾਂ ਅਖੀਰ ਲੋਕੋ। 


“ ੨੭ ਜੂਨ ੧੮੩੯ ਪੂਰਨਮਾਸੀ, ਦਿਨ ਵੀਰਵਾਰ-ਦਿਹਾਂਤ ਮਹਾਰਾਜਾ ਰਣਜੀਤ 
ਸਿੰਘ, ਸੋਹਨ ਸਿੰਘ ਸ਼ੀਤਲ-ਪੁਸਤਕ “ਦੁਖੀਏ ਮਾਂ ਪੁੱਤ”, ਪੰਨਾ ੧੨ 
59 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ੧31੧01੪1ਇ॥0੫੧6001੫1.60।। 


(ਕਬਿੱਤ) 

ਬਣਿਆਂ ਸਬੱਬ ਰੰਗ, ਸਮੇਂ ਦੇ ਨਿਆਰੇ ਦੇਖੋ, 
ਵਿਧਨਾ ਜੀ ਕੇਹੀ ਉਸ, ਰਾਮ ਨੇ ਬਣਾਈ ਐ। 
ਵਿਚ ਜੀ ਡਿਉਟੀ ਉਨ੍ਹਾਂ, ਗੁਰੂ ਜੀ ਦੀ ਆਈ ਐ। 
ਸਿੰਘਾਂ ਨੇ ਹੁਕਮ ਪਾ ਕੇ, ਘੋੜੇ ਨੇ ਤਿਆਰ ਕੀਤੇ, 
ਕੀਤੇ ਨੇ ਕਮਰ ਕਸੇ, ਦੇਰ ਨਹੀ ਲਾਈ ਐ। 
ਤੁਰੇ ਨੇ ਨਿਸ਼ਾਨੇ ਵੱਲ, ਘੱਤ ਕੇ ਵਹੀਰ ਸਾਰੇ, 
ਵਧਦੇ ਮੰਜ਼ਿਲ ਵੱਲ, ਕੀਤੀ ਜੀ ਚੜ੍ਹਾਈ ਐ। 


ਰੋਹੀ ਬੀਆਬਾਨ ਜਾਣ, ਜੰਗਲ ਲਤਾੜਦੇ । 
ਹਵਾ ਦੇ ਸਮਾਨ ਘੋੜੇ, ਚੀਰਦੇ ਨੇ ਰਾਹਾਂ ਤਾਈਂ', 
ਸੁਣਦਾ ਖੜਾਕ ਜਾਣ, ਰਾਹਾਂ ਨੂੰ ਪਛਾੜਦੇ। 
ਪਹੁੰਚਗੀ ਹੈ ਫੋਜ ਲੈ, ਖਜ਼ਾਨਾ ਰਾਹਾਂ ਤਾੜਦੇ। 
ਕੀਤਾ ਹੈ ਉਤਾਰਾ ਉਨ੍ਹਾਂ, ਹਜ਼ਰੋਂ ਕਿਲੇ `ਚ ਜਾ ਕੇ, 
ਰਾਸ ਆਏ ਕਾਰਜ ਨੇ, ਬਿਨਾਂ ਮਾਰ ਧਾੜਦੇ। 


ਸੁਣਿਆਂ ਮਹਾਤਮਾ ਹੈ, ਉਨ੍ਹਾਂ ਜੀ ਬਾਲਕ ਸਿੰਘ, 
ਸੰਤ ਪਰਉਪਕਾਰੀ, ਕਹਿੰਦੇ ਰੱਬੀ ਨੂਰ ਹੈ। 
ਉਪਮਾ ਹੈ ਚੌਹੀ' ਪਾਸੀ, ਨਾਮ ਮਸ਼ਹੂਰ ਹੈ। 
ਬਿਨਾਂ ਜੀ ਸਬੱਬ ਲੋਕੋ, ਹੋਣ ਨਾ ਦੀਦਾਰੇ ਦੇਖੋ, 
ਪਤਾ ਨਹੀਂ' ਜ਼ਿੰਦਗੀ ਦਾ, ਕਿੰਨਾ ਬਾਕੀ ਪੂਰ ਹੈ। 
ਪੈਂਦਾ ਸਦਾ ਪ੍ਰੀਤ ਦੀਆਂ, ਸਧਰਾਂ ਨੂੰ ਬੂਰ ਹੈ। 


60/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥॥੨॥॥॥॥1॥2101 ੩0 021016110 10112 000॥॥ 


ਤੁਰੇ ਵੱਲ ਕੁਟੀਆ ਦੇ, ਦਿਲੀ' ਅਰਮਾਨ ਲੈ ਕੇ, 
ਕਰ ਕੇ ਦੀਦਾਰ ਮਨੋਂ, ਉੱਤਰੇ ਜੋ ਭਾਰ ਜੀ। 
ਘੁੰਮਣ ਸਿਪਾਹੀ ਜਿਉਂ, ਹੋਏ ਪੱਬਾਂ ਭਾਰ ਜੀ। 
ਵਧਦੇ ਕਦਮ ਜਿਉਂ, ਦਿਲਾਂ `ਚ ਪ੍ਰੀਤ ਵਧੇ, 
ਉੱਠੇ ਦਿਲ ਤਾਂਘ ਕਦੋਂ, ਕਰੀਏ ਦੀਦਾਰ ਜੀ 
ਪੱਚੀਆਂ ਦਾ ਜਥਾ ਹੈ ਸੀ, ਤੁਰਿਆ ਦੀਦਾਰ ਲਈ, 
ਤੁਰੇ ਜਾਂਦੇ ਤੱਕਦੇ ਨੇ, ਹਜ਼ਰੋ ਬਾਜ਼ਾਰ ਜੀ। 


ਉੱਚੀਆਂ ਇਮਾਰਤਾਂ `ਤੇ ਹੋਈ ਕਲਾਕਾਰੀ ਐਦਾਂ, 
ਸੇਜ ਜਿਉ ਮਖਮਲੀ, ਕਿਸੇ ਨੇ ਵਿਛਾਈ ਐ। 
ਭੁਵਨ ਕਲਾ ਦੀ ਦੇਖੋ, ਕੀਤੀ ਨਾ ਸਿਫਤ ਜਾਵੇ, 
ਦੇਖਦਾ ਜੋ ਮੱਲੋ ਮੱਲੀ, ਕਰੇ ਵਡਿਆਈ ਐ। 
ਉੱਚੇ ਉੱਚੇ ਰੁੱਖ ਖੜ੍ਹੇ, ਰਾਹਾਂ `ਚ ਦੁਵੱਲੇ ਸਾਰ, 
ਉਡੇ ਨਹੀਂ ਘੱਟਾ ਧੂੜ, ਕਿਧਰੇ ਵੀ ਰਾਈ ਐ। 
ਫੁੱਲਦਾਰ ਬੂਟਿਆਂ ਨੇ, ਮਹਿਕ ਖਿਲਾਰੀ ਰਾਹੀਂ', 
ਫੈਲੀ ਹੈ ਸੁਗੰਧ, ਕਾਇਨਾਤ ਮਹਿਕਾਈ ਐ। 


ਦੇਖਿਆ ਨਜ਼ਾਰਾ ਉਨ੍ਹਾਂ, ਪਹੁੰਚ ਗੁਰਾਂ ਦੇ ਦਰ, 
ਚੌਹੀ` ਪਾਸੀ' ਫੁੱਲਾਂ ਸਨ, ਸੁਗੰਧੀਆਂ ਬਿਖੇਰੀਆਂ। 
ਤਿੱਤਲੀਆਂ ਘੱਤੀਆਂ ਨੇ, ਚੌਹੀ' ਪਾਸੀ ਘੇਰੀਆਂ। 
ਪੰਛੀਆਂ ਦੇ ਗੀਤ ਮਿੱਠੇ, ਗਾਉਣ ਬੈਠ ਡਾਲੀਆਂ `ਤੇ, 
ਭਰਨ ਉਡਾਨਾਂ ਕਈ, ਉੱਚੀਆਂ ਲੰਮੇਰੀਆਂ। 
ਮੇਰ ਪਾਉਂਦੇ ਪੈਲਾਂ ਦੇਖ, ਖਿੜ੍ਹ ਖਿੜ ਜਾਵੇ ਚਿੱਤ, 
ਪੈਂਦੀਆਂ ਮੁਕੱਦਰ ਦੇ, ਨਾਲ ਲੋਕੋ ਫੇਰੀਆਂ। 
ਸਰੂ ਅਖਰੋਟ ਨਾਖਾਂ, ਬੱਬੂ ਕੋਸ਼ੇ ਖੁਰਮਾਨੀ, 
61 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 58000 08001 5001 0। €0੫੧ ॥॥੨॥॥॥॥1॥2101 ੩0 021016110 10112 000॥॥ 


ਕਦਾਵਰ ਪੇੜ ਕਈ, ਖੜ੍ਹੇ ਨੇ ਚਿਨਾਰ ਦੇ। 
ਵਹਿ ਰਹੀ ਚਾਂਦੀ ਹੋਵੇ, ਜਿਉ ਵਿੱਚ ਧਾਰ ਦੇ। 
ਹਰੀ-ਹਰੀ ਘਾਹ ਜਿਉਂ, ਮਖਮਲੀ ਸੇਜ ਹੋਵੇ, 
ਕਰਾਂ ਕੀ ਸਿਫਤ ਲੋਕੋ, ਰੰਗ ਕਰਤਾਰ ਦੇ। 
ਹੋਣੀ ਨਹੀਂ' “ਸੰਤ ਸਿੰਘਾ”, ਵਿੱਚ ਸੰਸਾਰ ਦੇ। 


ਫੁੱਲਾਂ ਦੀ ਸੁਗੰਧ ਨਾਲ, ਪੰਛੀਆਂ ਦੇ ਗੀਤ ਮਿੱਠੇ, 
ਵਿੱਚ ਜੀ ਫਿਜ਼ਾ ਦੇ ਸਨ, ਅੰਮ੍ਰਿਤ ਘੋਲਦੇ। 
ਇੱਕ ਸੁਰਤਾਲ ਵਿੱਚ, ਪੰਛੀ ਜਦੋਂ ਬੇਲਦੇ। 
ਮੋਰ ਤੇ ਪਪੀਹਾ ਬੇਲੇ, ਚਿੜੀਆਂ ਨੇ ਰਾਗ ਛੇੜੇ, 
ਅੰਬਰੀ' ਉਡਣ ਕਈ, ਪਰਾਂ ਤਾਈ' ਤੋਲਦੇ। 
ਡਿੱਠਾ ਨਾ ਲਾਹੌਰ ਨਾਹੀਂ, ਸ਼ਹਿਰ ਭੰਬੋਰ ਦੇ। 


ਭਰੇ ਦਰਬਾਰ ਵਿੱਚ, ਤਖਤ ਵਿਰਾਜੇ ਗੁਰੂ, (ਬਾਲਕ ਸਿੰਘ) 
ਝਲਕਦਾ ਚਿਹਰੇ `ਤੇ, ਇਲਾਹੀ ਗੁਰਾਂ ਨੂਰ ਹੈ। 
ਹੋਵੇ ਗੁਣਗਾਨ ਸਨ, ਮਸਤੀ `ਚ ਲੀਨ ਸਾਰੇ, 
ਨਾਮ ਵਾਲੀ ਮਸਤੀ ਦਾ, ਚੜ੍ਹਿਆ ਸਰੂਰ ਹੈ। 
ਵਾਰੋ ਵਾਰੀ ਸਿਜਦਾ ਜਾ, ਕੀਤਾ ਸਭਾਂ ਗੁਰਾਂ ਤਾਈ', 
ਲਾਈ ਚੁੱਕ ਮੱਥੇ ਉੱਤੇ, ਚਰਨਾਂ ਦੀ ਧੂੜ ਹੈ। 
ਜਦੋਂ ਬਾਬਾ ਰਾਮ ਸਿੰਘ (ਗੁਰੂ), ਚਰਨੀ ਨਿਵਾਇਆ ਸਿਰ, 
ਨੇਤਰਾੰ `ਚੋਂ ਹੰਝੂ ਕਿਰੇ, ਭਰਿਆ ਜਿਉਂ ਪੂਰ ਹੈ। 
ਨੈਣਾਂ ਨਾਲ ਨੈਣ ਮਿਲੇ, ਨਜ਼ਰਾਂ `ਚ ਬਾਤ ਹੋਈ, 
ਚਿਹਰੇ 'ਤੇ ਇਲਾਹੀ ਨੂਰ, ਵਾਂਗੂੰ ਪ੍ਰਭਾਤ ਸੀ। 
62/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


ਦੇਖ ਕੇ ਅਚੰਭੇ ਵਿੱਚ, ਮਾਨਸ ਦੀ ਜਾਤ ਸੀ। 
ਛਾ ਗਿਆ ਸੰਨਾਟਾ ਸਾਰੇ, ਪੱਤਾ ਵੀ ਨਾ ਹਿੱਲਦਾ ਏ, 
ਥੰਮਿਆਂ ਵਕਤ ਜਿਉਂ, ਸਾਂਤ ਕਾਇਨਾਤ ਸੀ, 
ਬੁੱਲੀ' ਮੁਸਕਾਨ ਛਾਈ, ਹੈ ਸੀ ਗੁਰੂ ਬਾਲਕ ਦੇ, 
ਜਾਪਦਾ ਖ਼ੁਦਾ ਨੇ ਭੇਜੀ, ਕੋਈ ਹੈ ਸੁਗਾਤ ਸੀ। 


ਕੰਬਦੇ ਹੇਠਾਂ `ਚੋਂ ਤਦ, ਸ਼ਬਦ ਉਚਾਰੇ ਗੁਰਾਂ, (ਬਾਲਕ ਸਿੰਘ) 
ਤੇਰੀਆਂ ਤਫੀਕਾਂ ਤਾਈਂ, ਤੂੰ ਹੀ ਹੈਂ ਪਛਾਣਦਾ। 
ਰੱਖਦੇ ਲੁਕਾ ਕੇ ਭੇਤ, ਵਕਤ ਦੇ ਸੀਨੇ ਵਿੱਚ, 
ਹੱਥ ਵਿੱਚ ਰੱਖੇਂ ਤੀਰ, ਵਕਤ ਕਮਾਣ ਦਾ। ” 
ਦੇਖ ਰਿਹਾ ਸਾਹਵੇਂ ਖੜ੍ਹੇ, ਸੂਰਜ ਦੇ ਤੇਜ਼ ਤਾਈਂ, 
ਵਕਤ ਦਾ ਹਾਣੀ ਦਿਸੇ, ਵਕਤ ਦੇ ਹਾਣ ਦਾ। 


ਕਰਕੇ ਦੀਦਾਰ ਦਿਲ, ਹੋਇਆ ਬਾਗ਼ੋ-ਬਾਗ਼ ਹੈ। 
ਸਾਬਤ ਸਰੂਪ ਰੂਪ, ਬੇੜੀ ਦਾ ਮਲਾਹ ਜਾਪੇ, 
ਧੰਨ ਧੰਨ ਘੜੀਆਂ ਜੋ, ਜੁੜਿਆ ਸੁਭਾਗ ਹੈ। 
ਕਰਾਂ ਪਰਕਰਮਾ ਤੇ, ਕਰਾਂ ਕਿਉਂ ਨਾ ਜਾਚਨਾ, 
ਕੌਣ ਪਰਵਾਨਾ ਕਿਸ, ਛੇੜਿਆ ਵਿਰਾਗ ਹੈ। 
ਜਿਸ ਦੀ ਉਡੀਕ ਵਿੱਚ, ਲੰਘਦਾ ਹੈ ਹਰ ਪਲ, 

ਉਹੀਓ ਤਾਂ ਨਹੀਂ' ਹੈ ਜੋ, ਛਿੜਿਆ ਇਹ ਰਾਗ ਹੈ। 


ਕਰ ਪਰਕਰਮਾ ਨੇ, ਗੱਦੀ `ਤੇ ਵਿਰਾਜੇ ਫਿਰ, 
ਬੰਦ ਕਰ ਅੱਖਾਂ ਤਾਈਂ, ਪ੍ਰਭੂ ਲਿਵ ਲਾਈ ਐ। 
ਹੱਥ ਦੇ ਇਸ਼ਾਰੇ ਨਾਲ, ਜਾਪ ਕੀਤਾ ਸ਼ੁਰੂ ਹੈ ਜੀ, 
63/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥102101 ੩0 021016110 10112 000॥॥ 


ਸਤਿਨਾਮ ਵਾਹਿਗੁਰੂ, ਜਪਦੀ ਲੁਕਾਈ ਐ। 
ਸੰਗਤ "ਚ ਬੈਠੇ ਗੁਰੂ ਰਾਮ ਸਿੰਘ ਜਪਦੇ ਨੇ, 
ਚੜ੍ਹਦੇ ਦੇ ਵਾਂਗੂੰ ਲਾਲੀ, ਮੁੱਖੜੇ 'ਤੇ ਛਾਈ ਐ। 
ਹੋਈ ਗੁਰੂ ਕਿਰਪਾ ਤੇ, ਖੋਲ੍ਹੀਆਂ ਗੁਰਾਂ ਨੇ ਅੱਖਾਂ, 
ਫੇਰ ਤੋਂ ਨਜ਼ਰ ਉਨ੍ਹਾਂ, ਗੁਰਾਂ 'ਤੇ ਟਿਕਾਈ ਐ। 


ਦੇਖਿਆ ਨਜ਼ਾਰਾ ਜਿਨ੍ਹਾਂ, ਦੇਖ ਕੇ ਨੇ ਦੰਗ ਸਾਰੇ, 
ਦੋਨੋਂ ਪਾਸੀਂ ਅੱਖੀਆਂ `ਚ, ਇੱਕੋ ਜਿਹਾ ਨੂਰ ਸੀ। 
ਦੋਨੋਂ ਮਦਹੋਸ਼ ਸਨ, ਵਿੱਚ ਜੀ ਇਲਾਹੀ ਰੰਗ, 
ਦੋਨੋਂ ਚਿਹਰਿਆਂ `ਤੇ ਰਿਹਾ, ਝਲਕ ਸਰੂਰ ਸੀ। 
ਵੱਖਰਾ ਮੁਕਾਮ ਹੈ ਸੀ, ਵੱਖਰਾ ਹੀ ਰੰਗ ਹੈ ਸੀ, 
ਵੱਖਰਾ ਜ਼ਮਾਨੇ ਨਾਲੋਂ, ਦਿੱਸਦਾ ਜੋ ਦੂਰ ਸੀ। 
ਬੈਠੇ ਗੁਰ ਚਰਨੀ ਜਾ, ਦੇਖੇ ਉਹ ਹਜੂਰ ਸੀ। 


ਕਰ ਕੇ ਇਸ਼ਾਰਾ ਉਨ੍ਹਾਂ, ਕੋਲ਼ ਹੈ ਬੁਲਾ ਲਿਆ। 
ਨੀਝ ਨਾਲ ਤੱਕਿਆ ਹੈ, ਮੁੱਖੜਾ ਉਨ੍ਹਾਂ ਨੇ ਫਿਰ. 
ਠਾਕਰ ਜੀ ਆਓ ਆਖ, ਸੀਨੇ ਨਾਲ ਲਾ ਲਿਆ। 
ਧੰਨ-ਧੰਨ-ਧੰਨ-ਗੁਰੂ, ਬਾਲਕ ਲੁਕਾਈ ਆਖੇ, 
ਆਖ ਕੇ ਗੁਰਾਂ ਦੇ ਤਾਈਂ, ਨਾਲ ਹੈ ਬਹਾ ਲਿਆ। 
ਸੰਗਤ ਦੇ ਵੱਲ ਤੱਕ, ਕਰ ਕੇ ਇਸ਼ਾਰਾ ਬੋਲੇ, 
ਜਿਸ ਦੀ ਉਡੀਕ ਹੈ ਸੀ, ਅੱਜ ਉਹ ਪਾ ਲਿਆ। 


ਰੱਖ ਫੁੱਲ ਪੱਤਲ 'ਚ, ਉਨ੍ਹਾਂ ਨੇ ਸਜਾਏ ਨੇ। 
ਕਰਕੇ ਇਸ਼ਾਰਾ ਝੱਟ, ਪੱਤਲ ਮੱਗਾਈ ਗੁਰਾਂ, (ਬਾਲਕ ਸਿੰਘ) 
ਹਲਦੀ ਦੇ ਟਿੱਕੇ ਮੱਥੇ, ਰਾਮ ਸਿੰਘ (ਗੁਰੂ) ਲਾਏ ਨੇ। 
64/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥1॥2101 ੩0 021016110 1012 000॥॥ 


ਗੁੜ ਦੀ ਰੋੜੀ ਦੇ ਨਾਲ, ਮੂੰਹ ਹੈ ਕਰਾਇਆ ਮਿੱਠਾ, 
ਸਤਿਨਾਮ-ਵਾਹਿਗੁਰੂ, ਸ਼ਬਦ ਜਪਾਏ ਨੇ। 
ਜਾਓ ਜਾ ਕੇ ਨਾਮ ਵਾਲਾ. ਛੱਟਾ ਦੇਵੇ ਜੱਗ ਤਾਈ', 
ਆਖ ਕੇ ਜੈਕਾਰੇ ਗੁਰਾਂ (ਬਾਲਕ ਸਿੰਘ), ਫ਼ਤਹਿ ਦੇ ਬੁਲਾਏ ਨੇ । 


ਕੁਝ ਦਿਨ ਹਜ਼ਰੋ `ਚ, ਕੀਤਾ ਵਿਸ਼ਰਾਮ ਜਥੇ, 
ਸੰਤਾਂ ਦੀ ਸੰਗਤ ਮਾਣੀ, ਹਰਿ ਜਸ ਗਾਇਆ ਏ। 
ਹਜ਼ਰੋ ਸ਼ਹਿਰ ਡਿੱਠਾ, ਕਲਾ ਦੇ ਭਵਨ ਡਿੱਠੇ, 
ਦੇਖ ਕੇ ਸਕੂਨ ਡਾਢਾ, ਦਿਲ ਤਾਈਂ ਆਇਆ ਏ। 
ਸੰਗਤਾਂ `ਚ ਸੋਭਾ ਵਧੀ, ਗੁਰਾਂ ਦਾ ਦੀਦਾਰ ਕੀਤਾ, 
ਬੈਠ ਕੇ ਪਰ੍ਹਾਂ `ਚ ਨਾਮ, ਸੰਗਤੋਂ ਜਪਾਇਆ ਏ। 
ਜਾਣ ਨੂੰ ਨਾ ਚਿੱਤ ਕਰੇ, ਛੱਡ ਕੇ ਸ਼ਹਿਰ ਲੋਕੋ। 
ਪਰ ਹੈ ਵਿਦਾਇਗੀ ਦਾ, ਸਮਾਂ ਨੇੜੇ ਪਾਇਆ ਏ। 


ਲਈ ਹੈ ਵਿਦਾਇਗੀ ਜਾ, ਤੁਰੇ ਨੇ ਲਾਹੌਰ ਵੱਲ, 

ਹੋ ਕੇ ਸਿੰਘ ਘੋੜਿਆਂ `ਤੇ, ਲੋਕੋ ਨੇ ਜੀ। 

ਲਿਆ ਹੈ ਖਜ਼ਾਨਾ ਸਾਂਭ, ਫੌਜ ਤੋਂ ਪਿਸ਼ਾਵਰ `ਚ; 
ਵਧਦੇ ਲਾਹੌਰ ਵੱਲ, ਵਾਂਗੂੰ ਪਾਣੀ ਧਾਰ ਜੀ। 
ਸੁਰਖਰੂ ਹੋਏ ਲਾਹ, ਮੋਢਿਆਂ ਤੋਂ ਭਾਰ ਜੀ । 
ਕਰਦੇ ਨੇ ਚਾਕਰੀ ਜਾ, ਰਾਜ ਦਰਬਾਰ ਜੀ । 


ਕਰਦੇ ਨੇ ਚਾਕਰੀ ਜੀ, ਕਰਦੇ ਨੇ ਚਿੱਤ ਲਾ ਕੇ, 
ਕਰਦੇ ਨੇ ਤਾਬੇਦਾਰੀ, ਲੋਕੋ ਸਰਕਾਰ ਦੀ। 
ਲੱਗਦਾ ਨਾ ਚਿੱਤ ਹੁੰਦੀ, ਦੇਖ ਕੇ ਹੁਲੜਬਾਜੀ, 
ਪੈਂਦਾ ਹੈ ਮਨਾਂ ਦੇ ਉੱਤੇ, ਦੇਖ ਦੇਖ ਭਾਰ ਜੀ। 
ਬਦਅਮਨੀ ਦਾ ਦੌਰ, ਚੱਲਿਆ ਅਜਿਹਾ ਦੇਖ, 
65 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0 €0੫੧ ੧3੧01॥੪1ਇ॥0੫੧6001੫1.60।। 


ਲੈਂਦਾ ਨਹੀ ਕੋਈ ਹੈ, ਕਿਸੇ ਦੀ ਦੇਖੋ ਸਾਰ ਜੀ। 
ਦੇਖ ਦਸ਼ਾ ਹੁਣ ਇਹ, ਹੁੰਦਾ ਨਾ ਸਹਾਰ ਜੀ। 


ਰਾਜ ਦਰਬਾਰ `ਚ ਜੋ, ਚੱਲਣ ਹਨੇਰੀਆਂ। 
ਪੌਣਾਂ 'ਚੋਂ ਸੁਗੰਧ ਮੁੱਕੀ, ਫੁੱਲ ਮੁਰਝਾਏ ਦੇਖ, 
ਲੋਭੀਆਂ ਨੇ ਲੋਭ ਵਿੱਚ, ਅੱਖਾਂ ਸਨ ਫੇਰੀਆਂ। 
ਹੋਏ ਬੇਈਮਾਨ ਚਿੱਤ, ਰਹੇ ਨਾ ਕਿਸੇ ਦੇ ਮਿੱਤ, 
ਪਾਉਣ ਲੱਗਾ ਲੋਭ ਸੀ, ਮਨਾਂ ਦੇ ਵਿੱਚ ਢੇਰੀਆਂ। 
ਮਾਰ ਧਾੜ ਹੋਣ ਲੱਗੀ, ਹਵਾ ਸੀ ਅਜਿਹੀ ਵਗੀ, 
ਮੁੱਕਦਾ ਨਾ ਪੰਧ ਰਾਤਾਂ, ਹੋਣ ਜਿਉਂ ਲੰਮੇਰੀਆਂ। 


ਸੁਣੇ ਨਾ ਅਪੀਲ ਕੋਈ, ਕਿਸੇ ਦੀ ਦਲੀਲ ਕੋਈ, 
ਹਰ ਪਾਸੇ ਗੱਲਾਂ ਹੋਣ, ਕੂੜ ਜੀ ਘਨੇਰੀਆਂ। 
ਬਦਲਗੇ ਲੋਕ ਦੇਖ, ਰਹਿ ਗਏ ਤਨਾਂ `ਤੇ ਭੇਖ, 
ਦਿਲੀ' ਬੈਠੇ ਚੋਰਾਂ ਦੇਖ, ਕਾਲਖਾਂ ਵਿਖੇਰੀਆਂ। 
ਰੁੱਸਿਆ ਸੀ ਰੱਬ ਜਾਪੇ, ਕੋਈ ਨਾ ਸਬੱਬ ਜਾਪੇ, 
ਹੋਣ ਮਿੱਠੇ ਬੇਰ ਵੱਟੇ, ਪੈਣ ਤਦੇ ਬੇਰੀਆਂ। 
ਇਹ ਇਲਜ਼ਾਮ ਨਹੀਂ, ਦੂਰ ਹੁਣ ਸ਼ਾਮ ਨਹੀਂ, 
ਜਾਪਦੈ ਅਕਾਲ ਅੱਖਾਂ, “ਸੰਤ ਸਿੰਘਾ” ਫੇਰੀਆਂ। 


ਦੁਖੀ ਹੋ ਕੇ ਲਿਖ ਦਿੱਤਾ, ਗੁਰਾਂ ਅਸਤੀਫਾ ਹੱਥੀਂ, 
ਝੱਲਿਆ ਨਾ ਗਿਆ ਜਦੋਂ, ਦਿਲ ਉੱਤੇ ਭਾਰ ਜੀ। 
ਮੰਗਦੇ ਭਲਾ ਹਾਂ ਦਿਲੋਂ, ਲੋਕੋ ਸਤਿਕਾਰ ਜੀ। 
ਮੋਹ ਲੈਂਦੀ ਬੋਲੀ ਬੰਦੇ, ਹੋਵੇ ਜੇ ਮਿਠਾਸ ਜੀਭ, 
ਤਪਦਿਆਂ ਹਿਰਦਿਆਂ, ਬੋਲੀ ਦੇਵੇ ਠਾਰ ਜੀ। 
66/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥॥੨॥॥॥॥1॥2101 ੩0 021016110 10112 000॥॥ 


“ਸੰਤ ਸਿੰਘਾ” ਬੈਰਕਾਂ ਨੂੰ, ਛੱਡ ਨੇ ਤੁਰੇ ਜੀ ਘਰੀਂ, 
ਜਾਗਦੀ ਜ਼ਮੀਰ ਜਿਨ੍ਹਾਂ, ਸੁਣੀ ਏ ਪੁਕਾਰ ਜੀ। 


67/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 । €0੫੧ ॥॥੨॥॥॥॥1॥2101 ੩0 021016110 10112 000॥॥ 


ਸਰਗ ਛੇਵਾਂ 
(ਦੋਹਿਰਾ) 
ਛੱਡ ਨੌਕਰੀ ਆ ਗਏ, ਲੋਕੋ ਵਿੱਚ ਪਰਵਾਰ। 
ਹੁਲੜਬਾਜ਼ੀ ਕਤਲਿਆਮ, ਹੋਇਆ ਨਹੀ ਸਹਾਰ। 


ਉਸਤਤ ਓਸ ਅਕਾਲ ਦੀ, ਕਰੇ ਧਰਮ ਜੋ ਕਾਜ਼। 
ਆਪ ਬਖਸ਼ਦਾ ਰਹਿਮਤਾਂ, ਭਰੇ ਪੰਖ ਪਰਵਾਜ਼ । 


(ਬੈਂਤ) 

ਨੌਕਰੀ ਛੱਡ ਕੇ ਤੁਰੇ ਨੇ ਘਰਾਂ ਤਾਈਂ', 
ਗਿਆ ਜ਼ੁਲਮ ਨਾ ਦੇਖ ਸਹਾਰਿਆ ਏ। 
ਇੱਕ ਮਾਲੀ ਤੋ ਬਿਨਾਂ ਜੀ ਦੇਖ ਗੁਲਸ਼ਨ, 

ਖ਼ੁਦਗਰਜ਼ਾਂ ਨੇ ਕਿਵੇਂ ਲਤਾੜਿਆ ਏ। 
ਜਿੱਥੇ ਨਿੱਤ ਦਿਨ ਮਹਿਫ਼ਲਾਂ ਸਜਦੀਆਂ ਸਨ, 

ਕੰਧਾਂ ਕੌਲੋ ਵੀ ਸਨ ਡਰਾਉਣ ਲੱਗੇ। 

ਸਿੱਖ ਰਾਜ ਗ਼ਦਾਰਾਂ ਦਾ ਗੜ੍ਹ ਬਣਿਆਂ, 

ਪਰਛਾਵਿਉਂ ਲੋਕ ਘਬਰਾਉਣ ਲੱਗੇ। 


ਮਾਰਨ ਤਖਤੋ' ਤਾਜ ਤੇ ਰਾਜ ਠੋਕਰ, 
ਰੱਖਣ ਜਾਗਦੀ ਜਿਹੜੇ ਜ਼ਮੀਰ ਲੋਕੀ । 
ਮਾਣ ਵਤਨ ਦਾ ਧਰਤ ਦੇ ਹੋਣ ਰਾਖੇ, 
ਹੁੰਦੇ ਦਿਲਾਂ ਦੇ ਜਿਹੜੇ ਅਮੀਰ ਲੋਕੀ । 
ਤਲੀ ਸੀਸ ਟਿਕਾਉਂਦੇ ਅਣਖ ਖਾਤਰ, 
ਵਾਹੁੰਦੇ ਰਣ ਨੇ ਉਹ ਸ਼ਮਸ਼ੀਰ ਲੋਕੀ। 
ਲਿਖੇ ਉਨ੍ਹਾਂ ਦੇ ਨੇ ਇਤਿਹਾਸ ਜਾਂਦੇ, 
ਖਿੱਚ ਦੇਂਦੇ ਨੇ ਜੋ ਲਕੀਰ ਲੋਕੀ। 
ਦਿਲ ਦੇ ਬਾਦਸ਼ਾਹ ਰੱਬ ਦੇ ਰੂਪ ਹੁੱਦੇ, 
68/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥॥੨॥॥॥॥102101 ੩0 021016110 10112 000॥॥ 


5।। 28000 08001 5॥0। 3। ੬0੫9 


ਵਿਰਲੇ ਹੁੰਦੇ ਦਰਵੇਸ਼ ਫ਼ਕੀਰ ਲੋਕੀ । 
ਬਦਲਣ ਸਮੇ ਦੀ ਸੂਰੇ ਤਸਵੀਰ ਲੋਕੀ । 


(ਦੋਹਿਰਾ) 


ਕਿਰਤ ਬਿਨਾਂ ਕਿਛ ਹੈ ਨਹੀ, ਕਿਰਤ ਕਰਮ ਕਰ ਪਾਇ। 
ਕਿਰਤ ਕਰੇ ਜੋ ਨਾਮ ਦੀ, ਹਰਿ ਜਸ ਨਾਮ ਜਪਾਇ। 


ਜਿਨ੍ਹਾਂ ਹਿਰਦਿਆਂ ਵਤਨ ਦਾ ਦਰਦ ਹੁੰਦੈ, 
ਜਾਵੇ ਦੇਖ ਨਾ ਉਨ੍ਹਾਂ ਸਹਾਰਿਆ ਜੀ। 
ਲੋਭ ਲਾਲਚ `ਤੇ ਸੱਤਾ ਦੀ ਭੁੱਖ ਅੰਦਰ, 
ਉਨ੍ਹਾਂ ਕਰਮ ਨਾ ਕਦੇ ਵਿਸਾਰਿਆ ਜੀ। 
ਲੋਭੀ ਬੰਦੇ ਨਾ ਕਿਸੇ ਦੇ ਮਿੱਤ ਹੁੰਦੇ, 
ਅੱਗਾ ਜਿਨ੍ਹਾਂ ਨਾ ਕਦੇ ਵਿਚਾਰਿਆ ਜੀ। 
ਮੰਤਰੀ ਸੰਤਰੀ ਲੋਭ `ਚ ਅਹਿਲਕਾਰਾਂ, 
ਦੇਖੋ ਹੱਥ ਨਾ ਅਕਲ `ਤੇ ਮਾਰਿਆ ਜੀ। 
ਧਰਤੀ ਮਾਂ ਦੀ ਸੁਣੀ ਪੁਕਾਰ ਹੈ ਨਾ, 
ਨਾ ਹੀ ਅੱਗਾ ਹੈ ਕਿਸੇ ਸੰਵਾਰਿਆ ਜੀ। 
ਫਿਰਦਾ ਹਰ ਕੋਈ ਜਦੋਂ ਹੈਕਾਰਿਆ ਜੀ। 
ਛੱਡੀ ਨੌਕਰੀ ਦਿਲੋਂ ਮਜਬੂਰ ਹੋ ਕੇ, 
ਕਰਨਾ ਕਰਮ ਨਾ ਗੁਰਾਂ ਨੇ ਹਾਰਿਆ ਜੀ। 


ਪਿਤਾ ਪੁਰਖੀ ਗੁਰਾਂ, ਸਾਂਭ ਔਜ਼ਾਰ ਲੋਕੋ। 
ਚੁੱਕ ਪਥਰੀ ਲਾਈ ਹੈ ਧਾਰ ਲੋਕੋ। 


69/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


(31੧0181੮॥0੫੧600118.60। 


ਜਪਦੇ ਗੋਬਿੰਦ ਬੈਨ ਕਰਤਾਰ ਲੋਕੋ। 
ਕਿਰਤ ਕਰਮ ਤੇ ਧਰਮ ਦੀ ਪਾਲਣਾ ਦਾ. 
ਸ਼ੁਰੂ ਕੀਤਾ ਹੈ ਗੁਰਾਂ ਵਪਾਰ ਲੋਕੋ । 
ਮਾਂ ਦੀ ਘਾਲਣਾ ਪਿਤਾ ਦੇ ਪ੍ਰੇਮ ਪਾਸੋਂ, 
ਪਾਏ ਸਨ ਜੋ ਉਨ੍ਹਾਂ ਸੰਸਕਾਰ ਲੋਕੋ। 
ਚਿਹਰੇ ਝਲਕਦਾ ਨੂਰ ਜਲਾਲ ਡਾਢਾ, 
ਹੋਈਆਂ ਰਹਿਮਤਾਂ ਬੇਸ਼ੁਮਾਰ ਲੋਕੋ। 
ਨਾਮ ਸਿਮਰਨ ਤੇ ਕਿਰਤ ਦੀ ਘਾਲਣਾ ਦੀ, 
ਹੋਈ ਕਿਰਪਾ ਹੈ ਸਿਰ ਅਪਾਰ ਲੋਕੋ। 
ਦਰਸ਼ਨ ਕੀਤਿਆਂ ਮਨ ਦੀ ਭੁੱਖ ਲੱਥੇ, 
ਹਿਰਦਾ ਦੇਖ ਹੋਵੇ ਠੰਢਾ ਠਾਰ ਲੋਕੋ। 
ਨਾਮ ਜਪਦੇ ਹੱਥੀ ਜੋ ਕਿਰਤ ਕਰਦੇ, 
ਪਾਉਣ ਦੁਨੀਆਂ `ਤੇ ਉਹ ਸਤਿਕਾਰ ਲੋਕੋ। 
ਸਭ ਤੋਂ ਸ੍ਰੇਸ਼ਟ ਹੈ ਹੱਥੀਂ ਕਿਰਤ ਕਰਨਾ, 
ਨਾਮ ਸਿਮਰਨਾ ਪਰਉਪਕਾਰ ਲੋਕੋ। 
“ਸੰਤ ਸਿੰਘਾ' ਭਜ ਨਾਮ ਕਰਤਾਰ ਦਾ ਤੂੰ, 
ਦੇਂਦੀ ਕਿਰਤ ਹੈ ਜੂਨ ਸੁਧਾਰ ਲੋਕੋ। 


ਕਿਰਤ ਕਰਮ ਦਾ ਪੈਂਦਾ ਹੈ ਮੁੱਲ ਜੱਗ `ਤੇ, 
ਬਿਨਾਂ ਕਰਮ ਤੋਂ ਨਹੀਂ ਪਛਾਣ ਲੋਕੋ। 
ਮਾਤਲੋਕ ਵਿੱਚ ਕਰਮ ਦੀ ਹੋਏ ਪੂਜਾ, 
ਰਹਿਣਾ ਏਸ ਤੋਂ ਨਹੀਂ ਅਨਜਾਣ ਲੋਕੋ। 
ਅਕ੍ਰਿਤਘਣਾ ਕਦ ਕਰਮ ਦੀ ਕਦਰ ਕੀਤੀ, 
ਕਰਦੇ ਆਏ ਮਨੁੱਖਤਾ ਘਾਣ ਲੋਕੋ। 
ਕਦਰ ਕਿਰਤ ਦੀ ਹੁੰਦੀ ਹੈ ਕਿਰਤੀਆਂ ਨੂੰ, 
ਦੇਂਦੇ ਕਿਰਤੀ ਹੀ ਕਿਰਤ ਨੂੰ ਮਾਣ ਲੋਕੋ। 
ਕਰਦੇ ਸੋਚ ਇਹ ਕਦ ਪਰਵਾਨ ਲੋਕੋ। 
70/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


ਕਿਰਤ ਹੱਕ ਤੇ ਸੱਚ ਦੀ ਕਰਨ ਜਿਹੜੇ, 
ਹੁੰਦੇ ਲੋਕ ਨੇ ਉਹ ਮਹਾਨ ਲੋਕੋ। 

ਹੁੰਦੀ ਕਿਰਤ ਹੀ ਧਰਮ ਹੈ ਕਿਰਤੀਆਂ ਦਾ, 

ਹੁੰਦੀ ਕਿਰਤੀ ਦੀ ਕਿਰਤ ਪਛਾਣ ਲੋਕੋ। 
ਜੱਗ ਜਾਣਦੈ ਨਹੀ ਅਨਜਾਣ ਲੋਕੋ। 


(ਦੋਹਿਰਾ) 
ਸਭ ਕੁਝ ਉਸ ਦੇ ਹੱਥ ਹੈ, ਆਪੇ ਬਣਤ ਬਣਾਇ। 
ਜਿਸ ਨੂੰ ਬਖਸ਼ੇ ਆਪ ਉਹ, ਸੋਈ ਨਾਮ ਜਪਾਇ। 


(ਬੈਂਤ) 
ਮਾਣ ਕੋਮ ਦਾ ਕਰਮ ਦੀ ਕਰਨ ਖੇਤੀ, 
ਹਿੱਸੇ ਆਇਆ ਹੈ ਕਰਮ ਪੰਜਾਬੀਆਂ ਦੇ। 
ਠੋਕਰ ਮਾਰਦੇ ਯਾਰ ਨਵਾਬੀਆਂ ਦੇ। 
ਚਮਕਣ ਰੰਗ ਜਿਉਂ ਤੇਜ਼ ਮਤਾਬੀਆਂ ਦੇ। 
ਸੱਚੇ ਪਾਕ ਕਿਰਦਾਰ ਦੇ ਇਹ ਵਾਰਿਸ, 
ਛੂਹਣ ਪਾਣੀ ਨਾ ਪੰਖ ਮੁਰਗਾਬੀਆਂ ਦੇ। 


ਲਾਈਆਂ ਅੰਬਰੀ' ਇਨ੍ਹਾਂ ਉਡਾਰੀਆਂ ਨੇ। 
ਹੋਣ ਖੇਡਾਂ ਜਾਂ ਹੋਏ ਮੈਦਾਨ ਜੰਗ ਦਾ, 
ਮੱਲਾਂ ਸਦਾ ਪੰਜਾਬੀਆਂ ਮਾਰੀਆਂ ਨੇ। 

ਭਰਿਆ ਨਾਲ ਕੁਰਬਾਨੀਆਂ ਇਤਿਹਾਸ ਲੋਕੋ, 

ਕੱਟੀਆਂ ਸਿਰਾਂ ਤੇ ਇਨ੍ਹਾਂ ਦੁਸ਼ਵਾਰੀਆਂ ਨੇ। 


71 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥॥੨॥॥॥॥1॥2101 ੩0 021016110 10112 000॥॥ 


ਪਾਈ ਕਦਰ ਨਾ ਜ਼ਾਬਰ ਹਕੂਮਤਾਂ ਨੇ, 
ਜਿੰਦਾਂ ਮੁਲਕ ਲਈ ਜਿਨ੍ਹਾਂ ਨੇ ਵਾਰੀਆਂ ਨੇ। 
ਲਈਆਂ ਅੰਬਰੀ' ਇਨ੍ਹਾਂ ਉਡਾਰੀਆਂ ਨੇ। 
ਲਿਖਿਆ ਕਰਮ ਹੈ ਸੱਚ ਲਿਖਾਰੀਆਂ ਨੇ। 
ਸਿਦਕ ਸਿਰੜ ਦੀ ਦਿਆਂ ਨਾ ਦਾਤ ਕਾਹਤੋਂ, 
ਸਿਰ ਵਾਰ ਨਿਭਾਉਂਦੇ ਜੋ ਯਾਰੀਆਂ ਨੇ। 
“ਸੰਤ ਸਿੰਘਾ” ਇਤਿਹਾਸ ਗਵਾਹ ਇਸ ਦਾ, 
ਗੱਲਾਂ ਗੂੜ੍ਹ ਮੁਹੱਬਤਾਂ ਭਾਰੀਆਂ ਨੇ। 
ਰਾਖੇ ਧਰਮ ਦੇ ਨਾਨਕ ਦੇ ਇਹ ਵਾਰਿਸ, 
ਦਿੱਸਣ ਸੂਰਤਾਂ ਜੱਗ ਨਿਆਰੀਆਂ ਨੇ। 
(ਦੋਹਿਰਾ) 
ਕਿਰਤ ਕਲਾ ਨਿਰਮਾਣ ਦਾ, ਘੇਰਾ ਬੜਾ ਵਿਸ਼ਾਲ। 
ਮਿਹਨਤਕਸ਼ ਹੱਥ ਬਰਕਤਾਂ, ਨਿਭੇ ਸਿਦਕ ਜੋ ਨਾਲ। 


ਪੁੱਤਰ ਹਰੀ ਸਿੰਘ ਦਾ, ਜਿਸ ਦਾ ਨਾਮ ਖਜ਼ਾਨ। 
ਭਵਨ ਕਲਾ ਨਿਰਮਾਣ ਵਿੱਚ, ਉਸ ਦੀ ਸੀ ਪਹਿਚਾਨ। 


ਹਰੀ ਸਿੰਘ ਦਾ ਰਿਸ਼ਤਾ, ਨਾਲ ਗੁਰਾਂ ਦੇ ਖਾਸ। 
72/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥102101 ੩0 021016110 1012 000॥॥ 


ਮਾਮਾ ਜੀ ਉਹ ਗੁਰਾਂ ਦੇ, ਪੜ੍ਹਿਆ ਹੈ ਜੋ ਦਾਸ। 


(ਕਬਿੱਤ) 
ਗੁਰਾਂ ਦੇ ਮਾਮੇ ਦਾ ਪੁੱਤ, ਲੋਕੋ ਸੀ ਖਜ਼ਾਨ ਸਿੰਘ, 
ਭਵਨ ਕਲਾ `ਚ ਜੀਹਦੀ, ਹੈ ਸੀ ਪਹਿਚਾਨ ਜੀ। 
ਠੇਕੇਦਾਰ ਵੱਡਾ ਕੰਮ, ਕਰੇ ਜੋ ਇਮਾਰਤਾਂ ਦੇ, 
ਰੱਖਦਾ ਸੀ ਸੂਝ ਡਾਢੀ, ਭਵਨ ਗਿਆਨ ਜੀ । 
ਮਾਮਾ ਹਰੀ ਸਿੰਘ ਜੀ ਨੇ, ਭੈਣੀ ਗੱਲ ਕੀਤੀ ਆਣ, 
ਸੁਠਿਆਂ ਸੀ ਜੱਸਾ ਸਿੰਘ, ਨਾਲ ਹੈ ਧਿਆਨ ਜੀ। 
ਕਰਕੇ ਸਲਾਹ ਉਨ੍ਹਾਂ, ਨਾਲ ਸੀ ਮਿਲਾਇਆ ਗੁਰਾਂ, 
ਸਾਂਝਾ ਕੰਮ ਸ਼ੁਰੂ ਕੀਤਾ, ਗੁਰਾਂ ਤੇ ਖਜ਼ਾਨ ਜੀ। 


ਲਿਆ ਸੀ ਫਿਰੋਜ਼ਪੁਰ, ਠੇਕਾ ਜਾ ਇਮਾਰਤਾਂ ਦਾ, 
ਦੇਣੀ ਨਵੀ ਦਿੱਖ ਨਵੇਂ ਭਵਨ ਉਸਾਰਨੇ। 

ਮਾਮਾ ਹਰੀ ਸਿੰਘ ਜੀ ਨੇ, ਗੁਰਾਂ ਨੂੰ ਮਿਲਾ ਕੇ ਨਾਲ, 
ਕੀਤਾ ਸਾਂਝਾ ਕੰਮ ਸ਼ੁਰੂ, ਇਵੇਂ ਪਰਵਾਰ ਨੇ। 
ਲੰਘਗੇ ਮਹੀਨੇ ਰੁੱਤਾਂ, ਲੰਘੀਆਂ ਤੇ ਵਰ੍ਹੇ ਸਨ, 

ਕਰਦੇ ਜੀਅ ਚਿੱਤ ਲਾ ਕੇ, ਦੇਨੋਂ ਭਾਈ ਕਾਰ ਨੇ। 
ਰੰਗ ਰੂਪ ਦੇ ਕੇ ਨਵਾਂ, ਕੀਤੇ ਜੀ ਤਿਆਰ ਨੇ। 


ਆਇਆ ਖਜ਼ਾਨ ਸਿੰਘ, ਘਰ ਸੀ ਮਿਲਣ ਲਈ, 
ਸਿਹਤ ਖਰਾਬ ਹੋਈ, ਘੇਰਿਆ ਬੁਖ਼ਾਰ ਨੇ। 
ਕੀਤੀ ਲੱਖ ਕੋਸ਼ਿਸ਼ ਨਾ, ਪੇਸ਼ ਗਈ ਓਸ ਅੱਗੇ, 
ਆਖਰ ਨੂੰ ਛੱਡ ਗਏ, ਉਹ ਜੀ ਸੰਸਾਰ ਨੇ। 
ਗ਼ਮੀ ਵਿੱਚ ਡੁੱਬਿਆ ਸੀ, ਸਾਰਾ ਪਰਵਾਰ ਲੋਕੋ। 
ਹਰੀ ਸਿੰਘ ਗੌਗਾ ਗਏ, ਫੁੱਲ ਸਨ ਤਾਰਨੇ। 
ਰਸਤੇ `ਚ ਹੋਇਆ ਸੀ, ਇੰਤਕਾਲ ਉਨ੍ਹਾਂ ਦਾ ਜੀ, 
73/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥॥੨॥॥॥॥1॥2101 40 021016110 1012 000॥॥ 


ਪਈ ਸਿਰ ਵਿਪਤਾ ਤੇ, ਗਹਿਰੇ ਮਨਾ ਭਾਰ ਨੇ। 


ਦੋਹਾਂ ਪਰਵਾਰਾਂ ਬੈਠ, ਕੀਤਾ ਹੈ ਵਿਚਾਰ ਜੀ। 
ਦੇਵਾਂ ਮਾਇਆ ਹੱਟ ਖੋਲ੍ਹੋ, ਸਮੇਂ ਦੇ ਆਸਾਰ ਜੀ। 
ਸਾਂਝੀ ਹੱਟ ਖੋਲ੍ਹੀ ਉਨ੍ਹਾਂ, ਦੇ ਕੇ ਅਧਿਕਾਰ ਗੁਰਾਂ, 
ਹੱਕ ਸੱਚ ਵਾਲੇ ਸ਼ੁਰੂ, ਕੀਤੇ ਨੇ ਵਪਾਰ ਜੀ । 
ਮਿਹਨਤੀ ਨਾ ਮੰਨਦੇ, ਸਮੇ' ਤੋਂ ਕਦੇ ਹਾਰ ਜੀ। 
(ਦੋਹਿਰਾ) 
ਹੱਟੀ ਪਾਈ ਗੁਰਾਂ ਨੇ, ਕਰਨ ਧਰਮ ਦੀ ਕਾਰ। 


ਥਾਂ ਥਾਂ ਚਰਚਾ ਹੱਟ ਦੀ, ਪਿੰਡੀ' ਸ਼ਹਿਰ ਬਾਜ਼ਾਰ। 


ਹੱਟੀ ਇਹ ਜੋ ਕਿਰਤ ਦੀ, ਬਣਗੀ ਮਿਲਣ ਸਬੱਬ। 
ਸਿਰ ਰਹਿਮਤਾਂ ਉਹਦੀਆਂ, ਮੇਲ ਕਰਾਵੇ ਰੱਬ। 
ਕਰਨ ਭਜਨ ਤੇ ਬੰਦਗੀ, ਮਾਂ ਮਿੱਟੀ ਦੀ ਗੱਲ। 
ਮਾਂ ਮਿੱਟੀ ਦੇ ਦਰਦ ਦਾ, ਬਹਿ ਕੇ ਲੱਭਣ ਹੱਲ । 
ਵਿਛੜੇ ਸਾਥੀ ਫੌਜ ਦੇ, ਧਰਤੀ ਜਿਨ੍ਹਾਂ ਪਿਆਰ। 
ਫੇਰ ਮਿਲਾਏ ਹੱਟ ਨੇ, ਵਤਨ ਦੇ ਪਹਿਰੇਦਾਰ। 
ਸੁਭਾ ਸੇਵੇਰੇ ਉੱਠ ਕੇ, ਕਰ ਕੇਸੀ ਇਸ਼ਨਾਨ । 
ਉਪਮਾ ਕਰਨ ਅਕਾਲ ਦੀ, ਮਾਂ ਮਿੱਟੀ ਗੁਣਗਾਨ। 


ਗੁਰਬਾਣੀ ਗੁਰ ਬੈਂਦਨਾ, ਬਿਰਹਾ ਪ੍ਰੇਮ ਹੁਲਾਸ। 
74/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥102101 40 021016110 1012 000॥॥ 


ਸਿਮਰੇ ਜੋ ਹਰਿ ਨਾਮ ਨੂੰ, ਕਾਰਜ ਆਵੇ ਰਾਸ। 


ਭੈਣੀ ਦੇ ਦਰਬਾਰ ਦੀ, ਚੱਲੀ ਗੱਲ ਚੁਫੇਰ। 
ਮਹਿਕਾਂ ਜਿਵੇਂ ਖਿਲਾਰ ਦੀ, ਫੁੱਲਾਂ ਭਰੀ ਚੰਗੇਰ। 


(ਕਬਿੱਤ) 
ਖੋਲ੍ਹੀ ਗੁਰਾਂ ਨੇ ਦੁਕਾਨ, ਚੜ੍ਹੀ ਜੱਗ ਪਰਵਾਨ, 
ਹਰ ਇੱਕ ਦੀ ਜ਼ੁਬਾਨ, ਹੋਈ ਰੁਸ਼ਵਾਈ ਐ। 
ਕੋਈ ਨਹੀਂ ਤੇਰ ਮੇਰ, ਹੋਵੇ ਵਡਿਆਈ ਐ। 
ਜੋ ਵੀ ਆਵੇ ਸੁਖੀ ਜਾਵੇ, ਇੱਕ ਮੁੱਲ ਸਭ ਪਾਵੇ, 
ਵਸੇ ਹਿਰਦੇ `ਚ ਰਾਮ, ਰਸਨਾ ਬਣਾਈ ਐ। 
ਜਾਈਏ ਜੀ ਬਲਿਹਾਰੇ, ਹੋਈ ਰੁਸ਼ਵਾਈ ਐ। 


ਸੰਗੀ ਸਾਥੀ ਜੋ ਪਿਆਰੇ, ਸਨ ਵਕਤ ਖਿਲਾਰੇ, 
ਮਿਲ ਬੈਠਦੇ ਨੇ ਸਾਰੇ, ਫਲ ਭਾਈ ਸੰਗ ਭਾਈ ਐ। 
ਬਾਬੇ ਨਾਨਕ ਦਾ ਨਾਮ, ਹੋਇਆ ਜੋ ਸਹਾਈ ਐ। 

ਵਸੇ ਰਸਨਾ `ਚ ਰਾਮ, ਭਜ ਸਤਿਗੁਰ ਨਾਮ, 
ਇੱਕੋ ਮੁੱਲ ਇੱਕੋ ਦਾਮ, ਖੱਟੀ ਹੋ ਗਈ ਸਵਾਈ ਐ। 
ਹੋਵੇ ਬਾਣੀ ਗੁਣਗਾਨ, ਨਾਮ ਜਪਦੀ ਲੁਕਾਈ ਐ। 


ਮੁਖਬਰਾਂ ਸਰਕਾਰੀ, ਲਾਈ ਤੇ ਬੁਝਾਈ ਐ। 
ਇਹ ਹੈ ਭੈੜਾ ਸੰਸਾਰ, ਕਰੇ ਕੂੜ ਦਾ ਵਪਾਰ, 
ਇਹਦੇ ਦੰਦੇ ਦੋਨੋਂ ਧਾਰ, ਆਖਦੀ ਲੁਕਾਈ ਐ। 
75 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥॥੨॥॥॥॥1॥2101 40 021016110 10112 000॥॥ 


ਜਿਸ ਚਿੱਤ ਵਸੇ ਰਾਮ, ਪੀਵੇ ਪ੍ਰੀਤ ਵਾਲੇ ਜਾਮ। 
ਆਵੇ ਸਮਝ ਨਾ ਆਮ, ਹੋਵੇ ਜੀ ਸਹਾਈ ਐ। 
ਭੈਣੀ ਬਣ ਗਿਆ ਮੱਕਾ, ਹੋਈ ਰੁਸ਼ਵਾਈ ਐ। 


ਬਣਿਆਂ ਸਬੱਬ ਮੇਲ, ਹੋਇਆ ਪਰਵਾਨਿਆਂ ਦਾ, 
ਦਿਲਾਂ `ਚ ਤਮੰਨਾ ਹੈ, ਆਜ਼ਾਦੀ ਸ਼ਮ੍ਹਾਂ ਪਾਉਣ ਦੀ। 
ਕਰਦੇ ਵਿਚਾਰ ਜਸ, ਗਾਉਣ ਬੈਠ ਗੁਰੂਆਂ ਦਾ, 
ਸਿੱਖ ਰਾਜ ਵਾਲ਼ਾ ਦੀਵਾ, ਫੇਰ ਤੋਂ ਜਗਾਉਣ ਦੀ । 
ਬਾਣੀ ਗੁਰੂ ਰੂਪ ਬਾਣੀ, ਗੁਰੂ ਪੀਰਾਂ ਭਗਤਾਂ ਦੀ, 
ਬਾਣੀ ਹੈ ਆਧਾਰ ਬਣੀ, ਪ੍ਰੀਤ ਵਰਸਾਉਣ ਦੀ। 
ਹੱਕ ਸੱਚ ਧਰਮ ਕਰਮ, ਸਭੇ ਮਾਨਵ ਦੇ, 
ਦੱਸੇ ਬਾਣੀ ਜੁਗਤ, ਕਰਮ ਫ਼ਲ ਪਾਉਣ ਦੀ। 


ਸੁਭਾ ਸ਼ਾਮ ਚੱਲਦੇ ਦੀਵਾਨ ਲੋਕੋ ਸਾਧਨਾ ਦੇ, 
ਬਾਣੀ ਦਾ ਸੰਚਾਰ ਵਹੇ, ਅੰਮ੍ਰਿਤ ਪੌਣ ਜੀ। 
ਆਵੇ ਜੋ ਵੀ ਭੈਣੀ ਹੋ ਕੇ, ਰਹਿ ਜਾਏ ਗੁਰਾਂ ਦਾ ਹੀ, 
ਹੁੰਦੀਆਂ ਨੇ ਗੱਲਾਂ ਤੇ ਗਵਈਏ ਜਸ ਗਾਉਣ ਜੀ। 
ਸਾਧਨਾ ਦੇ ਰੰਗ ਸੰਗ, ਮਨ ਰੁਸ਼ਨਾਉਣ ਜੀ। 
ਸਿਦਕੋਂ ਜੋ ਡੋਲੇ ਹੁੰਦਾ, ਗੁਰਾਂ ਦਾ ਨਾ ਸਿੱਖ ਉਹ, 
ਸਿਦਕ ਸਿੱਖੀ ਦਾ ਨਾਮ, ਗੱਲ ਸਮਝਾਉਣ ਦੀ। 


ਨਾਨਕ ਗੋਬਿੰਦ ਰੂਪ, ਪੂਰਨ ਅਕਾਲ ਲੋਕੋ, 
ਸਿਜਦਾ ਕਰਨ ਲੋਕੀ, ਸੀਸ ਨੂੰ ਝੁਕਾਉਣ ਜੀ । 
ਆਉਂਦੇ ਦੁਆਰੇ ਲੋਕ, ਦੀਵਿਆਂ ਜਗਾਉਣ ਜੀ। 
76/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥॥੨॥॥॥॥1॥2101 ੩0 021016110 10112 000॥॥ 


ਵਹਿੰਦੀ ਹੈ ਸ਼ਬਦ ਗੰਗਾ, ਕਰਦੇ ਨਹਾਉਣ ਜੀ । 
ਚੁੱਕ ਕੇ ਚਰਨ ਧੂੜ, ਮਸਤਕ ਲਾਉਣ ਜੀ। 


(ਬੈਂਤ) 

ਸਿੱਖੀ ਕਰਮ ਸਰੂਪ ਹੈ ਸਾਧਨਾ ਦਾ, 
ਜਾਂਦੀ ਸਿਦਕ ਦੇ ਨਾਲ ਨਿਭਾਈ ਸਿੱਖੀ। 
ਹੋਈ ਸਿਰਜਣਾ ਖੰਡੇ ਦੀ ਧਾਰ ਵਿੱਚੋਂ, 
ਵਾਰ ਸਿਰਾਂ ਨੂੰ ਜਾਂਦੀ ਹੈ ਪਾਈ ਸਿੱਖੀ। 

ਲੋਕੋ ਹੈ ਇਹ ਪੂਰ ਚੜ੍ਹਾਈ ਸਿੱਖੀ। 
ਐਵੇ ਜਾਂਦੀ ਹੈ ਨਹੀਂ ਵਡਿਆਈ ਸਿੱਖੀ । 
ਹੋਕਾ ਨਾਮ ਦਾ ਕਿਰਤ ਦੀ ਕਰਨ ਪੂਜਾ, 
ਲੋਕੋ ਕਿਰਤੀਆਂ ਹਿੱਸੇ ਹੈ ਆਈ ਸਿੱਖੀ । 


ਸੇਕ ਏਸ ਸਹਾਰੇ ਨੇ ਤਵੀਆਂ ਦੇ, 
ਗਈ ਚਰਖੜੀਆਂ ਉੱਤੇ ਚੜ੍ਹਾਈ ਸਿੱਖੀ। 
ਰਹਿਮਤਾਂ ਉਨ੍ਹਾਂ ਸਿਰ ਗੁਰਾਂ ਦੀਆਂ ਹੋਣ ਲੋਕੋ, 
ਜਿਨ੍ਹਾਂ ਗੁਰਮੁਖਾਂ ਜਨਮ ਘਰ ਪਾਈ ਸਿੱਖੀ। 
ਵਧਦੀ ਜਾਵੇ ਇਹ ਦੂਣ ਸਵਾਈ ਸਿੱਖੀ । 
ਸਿੱਖੀ ਆਪ ਸਰੂਪ ਅਕਾਲ ਦਾ ਹੈ, 
“ਸੰਤ ਸਿੰਘਾ” ਨਾ ਛੁਪੇ ਛੁਪਾਈ ਸਿੱਖੀ। 
ਜਾਂਦੀ ਸਿਦਕ ਦੇ ਨਾਲ ਨਿਭਾਈ ਸਿੱਖੀ। 
ਕਿਰਤ ਕਰਨੀ ਵੰਡ ਕੇ ਫੇਰ ਛਕਣਾ, 
77/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥102101 40 021016110 1012 000॥॥ 


ਬੰਦੇ ਤਾਈਂ ਇਹ ਕਰਮ ਸਿਖਾਏ ਸਿੱਖੀ। 
ਆਪਾ ਵਾਰਨਾ ਪੰਧ ਰੁਸ਼ਨਾਏ ਸਿੱਖੀ। 
ਮਾਰਗ ਸੱਚ ਦਾ ਬੰਦੇ ਦਿਖਾਏ ਸਿੱਖੀ। 
ਹੋਈ ਖੰਡੇ ਦੀ ਧਾਰ `ਚੋਂ ਹੋਂਦ ਇਸਦੀ, 
ਵੱਖਰੀ ਨਜ਼ਰ ਜਹਾਨ ਤੋਂ ਆਏ ਸਿੱਖੀ। 


78/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 500। 0। €0੫੧ ॥॥੨॥॥॥॥1॥2101 ੩0 021016110 10112 000॥॥ 


ਸਰਗ ਸੱਤਵਾਂ 

(ਦੋਹਿਰਾ) 
ਸਿਮਰ ਮਨਾ ਹਰਿ ਨਾਮ ਕੋ, ਪੂਰਨ ਹੋਵੇ ਘਾਲ। 
ਕਰਦਾ ਆਸਾਂ ਪੂਰੀਆਂ, ਨਿਭੇ ਸਿਦਕ ਜੋ ਨਾਲ। 


(ਬੈਂਤ) 
ਸਜਦੇ ਸੁਭਾ ਤੇ ਸ਼ਾਮ ਦੀਵਾਨ ਲੋਕੋ। 
ਨਾਮ ਚਰਚਾ ਮਿੱਟੀ ਦੀ ਗੱਲ ਹੋਵੇ 
ਸੁਣਦੇ ਲੋਕ ਨੇ ਨਾਲ ਧਿਆਨ ਲੋਕੋ। 
ਸਿੱਖ ਰਾਜ ਪਰੰਪਰਾ ਰਹੁ ਰੀਤਾਂ, 
ਬਾਣੀ ਗੁਰਾਂ ਦੀ ਕਰਨ ਵਿਖਿਆਨ ਲੋਕੋ। 
ਰਾਜ ਖਾਲਸਾ ਵਤਨ ਤੇ ਪਤਨ ਵਾਲ਼ੀ, 
ਰਿੱਧੀ ਸਿੱਧੀ ਤੇ ਅਣਖ ਸਨਮਾਨ ਲੋਕੋ। 
ਮਾਂ ਬੋਲੀ ਤੇ ਧਰਤ ਦੀਆਂ ਪਾਉਣ ਬਾਤਾਂ, 
ਆਪਣਾ ਵਿਰਸਾ ਸਾਹਿਤ ਜ਼ੁਬਾਨ ਲੋਕੋ। 
ਮਾਂ ਬੋਲੀ ਤੋਂ ਬਿਨਾਂ ਵਿਕਾਸ ਨਹੀਂ, 
ਬੋਲੀ ਬੰਦੇ ਦੀ ਹੁੰਦੀ ਪਹਿਚਾਨ ਲੋਕੋ। 
ਗੱਲ ਚੱਲੇ ਫਰੰਗੀ ਦੀ ਚਾਲ ਵਾਲ਼ੀ, 
ਚੜ੍ਹੀ ਕਿਵੇਂ ਤੇ ਕਿੰਜ ਪਰਵਾਨ ਲੋਕੋ। 
ਮਿਸ਼ਨ ਓਸ ਦਾ ਓਸ ਦੀ ਸੋਚ ਵਾਲ਼ੀ, 
ਕਿਵੇਂ ਕਰੇ ਮਨੁੱਖਤਾ ਘਾਣ ਲੋਕੋ। 
ਜਿਉਣਾ ਧਰਮ ਲਈ ਮਰਨਾ ਵਤਨ ਖਾਤਰ, 
ਸੱਚਾ ਸੁੱਚਾ ਕਿਰਦਾਰ ਮਹਾਨ ਲੋਕੋ । 
ਕਰਨ ਸਿਮਰਨ ਤੇ ਹੱਥੀਂ ਕਿਰਤ ਜਿਹੜੇ, 
ਚੜ੍ਹਦੇ ਉਹ ਹੀ ਨੇ ਜੱਗ ਪਰਵਾਨ ਲੋਕੋ। 
79/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 । €0੫੧ ॥॥੨॥॥॥॥1॥2101 ੩0 021016110 10112 000॥॥ 


ਸ਼ਾਤਰ ਤੇਜ਼ ਤਰਾਰ ਸ਼ੈਤਾਨ ਲੋਕੋ। 
ਮਿਸ਼ਨ ਓਸ ਦਾ ਓਸ ਦੀ ਕਲਪਨਾ ਦਾ, 
ਕਰਦੇ ਬੈਠ ਕੇ ਸਭਾ ਵਿਖਿਆਨ ਲੋਕੋ। 
ਰੱਖਿਆ ਗਊ ਗ਼ਰੀਬ ਦੀ ਨਾਮ ਜਪਣਾ, 
ਹੋਣਾ ਸੱਚ ਦੇ ਲਈ ਕੁਰਬਾਨ ਲੋਕੋ। 
ਜਾਗੂਤਿ ਕੌਮਾਂ ਦੇ ਸਦਾ ਇਤਿਹਾਸ ਹੁੰਦੇ, 
ਚੇਤਨ ਲੋਕ ਨੇ ਕੌਮ ਦਾ ਮਾਣ ਲੋਕੋ। 
ਸੂਰਾ ਸੋਈ ਜੋ ਲੜੰਦੈ ਧਰਮ ਖਾਤਰ, 
ਮਾਣ ਕੌਮ ਦਾ ਪੁੱਤ ਮਹਾਨ ਲੋਕੋ। 
ਸੱਚੀ ਭਗਤੀ ਕੌਮ ਤੇ ਧਰਤ ਦੀ ਹੈ, 
ਕਰ ਕੇ ਖੱਟੀਏ, ਜੱਗ ਸਨਮਾਨ ਲੋਕੋ। 
“ਸੰਤ ਸਿੰਘਾ” ਜੇ ਧਰਤ ਲਈ ਜਿੰਦ ਜਾਵੇ, 
ਹੱਸ ਹੱਸ ਕਰ ਦੀਏ ਏਸ ਕੁਰਬਾਨ ਲੋਕੋ । 


(ਕਬਿੱਤ) 
ਬਾਣੀ ਦਾ ਸੰਚਾਰ ਹੱਟ, ਚੱਲਦੀ ਹੈ ਨਾਮ ਵਾਲੀ, 
ਕਰਦੇ ਨੇ ਸਭੇ ਸਾਥੀ, ਮਿਲ ਲੋਕੋ ਕਾਰ ਜੀ। 
ਤੇਰਾ ਤੇਰਾ ਵਾਲਾ ਵੱਟਾ, ਨਾਨਕ ਦੇ ਨਾਮ ਵਾਲਾ, 
ਸੱਚ ਦਾ ਵਲਜ ਚੱਲੇ, ਖੂਬ ਕਾਰੋਬਾਰ ਜੀ । 
ਰਾਮ ਨਾਮ ਜੁਗਿਆਸਾ, ਪੀਤ ਰੰਗ ਭਗਤੀ ਦਾ, 
ਕਰਦੇ ਨੇ ਬਾਤ ਸਦਾ, ਮਾਨਵ ਸੁਧਾਰ ਦੀ। 
ਕੰਮ ਕਾਜ ਵਾਲੀ ਸਾਂਭੀ, ਜੁੰਮੇਵਾਰੀ ਸਾਥੀਆਂ ਨੇ, 
ਹਿੱਸੇ ਗੁਰਾਂ ਨਾਮ ਵਾਲਾ, ਆਇਆ ਹੈ ਸੰਚਾਰ ਜੀ। 


ਸਾਫ਼ ਰਹਿਣੀ ਬਹਿਣੀ, ਕਰਨੀ ਤੇ ਕਥਨੀ ਦਾ, 
ਹਿੱਸੇ ਆਇਆ ਗੁਰਾਂ ਦੇ ਹੈ, ਸਿੱਖਿਆ ਪਸਾਰ ਜੀ। 
ਕਿਰਤ ਕਰੋਂ ਤੇ ਵੰਡ, ਛਕਣੇ ਦੀ ਸਿੱਖਿਆ `ਤੇ, 
ਸ਼ੁਰੂ ਕੀਤਾ ਗੁਰਾਂ ਨੇ ਹੈ, ਅਮਲ ਅਪਾਰ ਜੀ । 
80/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥102101 ੩0 021016110 1012 000॥॥ 


ਰਹੀ ਨਾ ਲੜਾਈ ਹੁਣ, ਸਿੱਧਾ ਜੰਗ ਲੜਨੇ ਦੀ, 
ਏਸ ਲਈ ਸੱਚਾ ਸੁੱਚਾ, ਹੋਵੇ ਕਿਰਦਾਰ ਜੀ। 
ਲੜਨੇ ਦੇ ਲਈ ਪੈਣੀ, ਕਰਨੀ ਮੁਸ਼ੱਕਤ ਹੈ, 
ਲੜੀ ਜਾਵੇ ਕਿਵੇਂ ਬਣੇ, ਏਸ ਦਾ ਅਧਾਰ ਜੀ। 


ਸਾਫ਼ ਕਿਰਦਾਰ ਹੋਵੇ, ਦਿਲਾਂ `ਚ ਨਾ ਖ਼ਾਰ ਹੋਵੇ, 
ਸੱਚੀ ਸੁੱਚੀ ਘਾਲਣਾ `ਤੇ, ਦਿਲਾਂ `ਚ ਪਿਆਰ ਹੋਵੇ। 
ਇਹੋ ਜਿਹਾ ਰੰਗ ਹੋਵੇ, ਇੱਕੋ ਪਰਸੰਗ ਹੋਵੇ। 
ਸਪਨਾ ਆਜ਼ਾਦੀ ਵਾਲ਼ਾ, ਤਦੇ ਹੀ ਸਾਕਾਰ ਹੇਵੇ। 
ਨਾਮ ਵਾਲੀ ਸ਼ਕਤੀ ਤੇ, ਸੂਰਿਆਂ ਦੀ ਬਾਤ ਹੋਵੇ 
ਐਸਾ ਦੇਸ਼ ਭਗਤੀ ਦਾ, ਦਿਲਾਂ `ਚ ਪਸਾਰ ਹੋਵੇ। 
ਧਰਤੀ ਦੀ ਬਾਤ ਹੋਵੇ, ਸੂਹੀ ਪ੍ਰਭਾਤ ਹੋਵੇ, 
ਹੋਵੇ ਹਿੰਦ ਵਾਸੀਆਂ `ਤੇ, ਪਰਉਪਕਾਰ ਹੋਵੇ। 


ਸਾਥੀ ਸਭੇ ਲੋਚਦੇ ਨੇ, ਕਹੇ ਗੁਰੂ ਬਾਲਕ ਜੋ, 
ਪਰਗਟ ਹੋਣ ਕਦੋਂ, ਸੱਚ ਦੇ ਆਸਾਰ ਜੀ। 
ਗੁਰੁ ਰੁਪ ਵਾਲਾ ਹੋਵੇਂ, ਮੇਸ਼ ਉਪਹਾਰ ਜੀ। 
ਮੁੱਕੇ ਇੰਤਜ਼ਾਰ ਆਵੇ, ਘੜੀ ਉਹ ਸੁਲੱਖਣੀ, 
ਪਾਹੁਲ! ਖੰਡੇ ਬਾਟੇ ਵਾਲੀ, ਕਰਨ ਤਿਆਰ ਜੀ। 
ਨਾਨਕ ਦੀ ਬਾਣੀ ਗੂੰਜੇ, ਸਾਧਨਾ ਗੋਬਿੰਦ ਜੀ ਦੀ, 
ਆਵੇ ਲੋਕਾਂ ਸਾਹਵੇਂ ਉਹ, ਰੂਪ ਕਰਤਾਰ ਜੀ। 


ਮਨਾਂ `ਚ ਵਿਰਾਗ ਡਾਢਾ, ਲੋਚਦੇ ਨੇ ਘੜੀ ਉਹ, 
ਹੋਵੇ ਕਲਿਆਣ ਸੁਖੀ, ਵਸੇ ਸੰਸਾਰ ਜੀ। 
ਸਮੇਂ ਦੇ ਸੰਯੋਗ ਵਾਲਾ, ਭੇਦ ਕਿਸੇ ਜਾਣਿਆ ਨਾ, 
ਜਾਣਦਾ ਹੈ ਓਹੀ ਸੱਚਾ, ਪਰਬਦਗਾਰ ਜੀ। 
81 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ੧3੧01॥੪1ਇ॥0੫੧6001੫1.60।। 


ਭੈਣੀ ਪਿੰਡੋਂ ਸ਼ੁਰੂ ਹੋਵੇ, ਨਾਮ ਸੰਚਾਰ ਜੀ । 
“ਸੰਤ ਸਿੰਘਾ” ਮਨ ਵਿੱਚ, ਪ੍ਰੇਮ ਰਸ ਭਗਤੀ ਦਾ, 
ਗੁਰਮੁਖਾਂ ਸਿਰੇਂ ਲੱਥੇ, ਕੂੜ ਸਰਕਾਰ ਜੀ । 


ਕੇਹੋ ਜਿਹਾ ਰੰਗ ਹੋਵੇ, ਨਵਾਂ ਰੂਪ ਖਾਲਸੇ ਦਾ, 
ਬਠਦੇ ਨੇ ਕੇਹੋ ਜਿਹੇ, ਦੇਖਲੈ ਆਸਾਰ ਜੀ। 

ਕੀ ਨੇ ਅਸੂਲ ਅੱਗੇ ਕੇਹੋ ਜਿਹੀ ਧਾਰਨਾ ਹੈ, 
ਕਿਰਪਾ ਕਰਨ ਕਦੋਂ, ਦੇਣ ਉਪਹਾਰ ਜੀ। 

ਲੰਘਦੇ ਨੇ ਦਿਨ ਰਾਤ, ਘੜੀਆਂ ਉੱਡੀਕ ਵਿੱਚ, 

ਆਵੇ ਕਦੇਂ ਘੜੀ ਉਹ, ਸੁਲੱਖਣੀ ਆਪਾਰ ਜੀ, 

ਨਾਮ ਪ੍ਰੇਮ ਭਗਤੀ ਦਾ, ਦਿਲਾਂ `ਚ ਜਗਾਇਆ ਦੀਵਾ, 

ਹੋਵੇ ਕਦੋਂ ਜੱਗ ਵਿੱਚ, ਚਾਨਣ ਪਸਾਰ ਜੀ। 


ਬਣਿਆਂ ਸਬੱਬ ਹੈ ਜੋ, ਸਾਧੂਆਂ ਦਾ ਮੇਲ ਹੋਇਆ, 

ਆਪ ਹੀ ਕਰਾਏ ਹੱਥੀਂ, ਜਿਨ੍ਹਾਂ ਚਾਹੇ ਕਾਜ ਜੀ। 
ਭਰਦੇ ਨੇ ਦੇਖੇ ਬਿਨ, ਪੰਖੋ ਪਰਵਾਜ਼ ਜੀ। 
ਸੂਰੇ ਹੀ ਉਠਾਉਣ, ਹੱਕ ਸੱਚ ਦੀ ਆਵਾਜ਼ ਜੀ। 
ਕੂੜ ਦਾ ਪਸਾਰਾ ਹੋਵੇ, ਹੁੰਦੀ ਨਹੀਂ ਜੜ੍ਹ ਲੋਕੋ, 
ਸਜਦੇ ਅਮਰ ਵੇਲ, ਸਿਰ ਨਹੀਂ ਤਾਜ ਜੀ। 


ਵਿਰਲੇ ਮਨੁੱਖ ਨੇ ਜੋ, ਲੜਨ ਮਨੁੱਖਤਾ ਲਈ, 

ਕਰਦੇ ਧਰਮ ਹਿੱਤ, ਵਿਰਲੇ ਹੀ ਕਾਜ ਜੀ। 

ਸ਼ਮ੍ਹਾਂ ਦੇ ਦੁਆਲੇ ਸਦਾ, ਪਰਵਾਨੇ ਘੁੰਮਦੇ ਨੇ, 
ਆਪਣੀ ਹੀ ਧੁਨ ਵਿੱਚ, ਮਸਤ ਅੰਦਾਜ਼ ਜੀ। 

ਉਸੇ ਦੀ ਹੈ ਖੇਡ ਸਾਰੀ, ਉਸੇ ਦੀਆਂ ਰਹਿਮਤਾਂ, 
ਉਸਨੇ ਛੁਪਾ ਕੇ ਰੱਖੇ, ਬੰਦੇ ਕੋਲੋਂ ਰਾਜ ਜੀ। 
82/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥102101 ੩0 021016110 10112 000॥॥ 


“ਸੰਤ ਸਿੰਘਾ” ਓਸ ਦੀ ਰਜ਼ਾ `ਚ ਸਭ ਪਾਈਦਾ ਹੈ, 
ਓਸ ਦੀ ਰਜ਼ਾ `ਚ ਹੁੰਦੇ, ਸਮੇ ਦਾ ਆਗਾਜ਼ ਜੀ। 


ਸਾਥੀ ਸਭੇ ਫੌਜ ਵਾਲੇ, ਫਿਰ ਤੋਂ ਮਿਲਾਏ ਦੇਖੋ, 
ਫਿਰ ਤੋ' ਮਿਲਾਏ ਲੋਕੋ, ਦੇਖੋ ਲੋਕੋ ਹੱਟ ਨੇ। 
ਬੁੱਧ ਸਿੰਘ ਸੁੱਧ ਸਿੰਘ, ਗਾਉਂਦੇ ਖੜ੍ਹੇ ਭੱਟ ਨੇ। 
ਖੇਤੀ ਬਾੜੀ ਸਾਂਭੀ ਵਰਿਆਮ ਸਿੰਘ ਜੱਟ ਨੇ। 
ਬੰਦਗੀ ਗੁਰੂ ਜੀ ਹਿੱਸੇ, ਜਪਦੇ ਇਲਾਹੀ ਬਾਣੀ, 
ਸਜਦੇ ਦੀਵਾਨ ਲੋਕੀ, ਨਾਮ ਰਹੇ ਰੱਟ ਨੇ। 


ਪਿੰਡੋ ਪਿੰਡੀ' ਲੋਕ ਤੁਰੇ, ਆਉਂਦੇ ਵੱਟੋ ਵੱਟ ਨੇ। 
ਕਿਰਤੀ ਕਿਸਾਨ ਸਭੇ, ਬੈਨ ਦੇ ਰਜ਼ਾ `ਚ ਉਹਦੀ, 
ਕਰਦੇ ਬਚਨ ਗੁਰੂ ਸਾਫ਼ ਤੇ ਸਪੱਟ ਨੇ । 
ਸਿੱਖੀ ਹੈ ਸਰੂਪ ਬਾਕੀ, ਰਹੇ ਨਾ ਅਸੂਲ ਲੋਕੋ, 
ਰਹਿ ਗਿਆ ਦਿਖਾਵਾ ਬਾਕੀ, ਸਿਦਕੀ ਤਾਂ ਘੱਟ ਨੇ। 
ਸੁਣ ਕੇ ਬਚਨ ਮੁੱਖ, ਉੱਠਦੈ ਉਬਾਲ ਚਿੱਤ, 
ਫੁੱਟਦੇ ਨਾਸੂਰ ਬਣ, ਸੀਨੇ ਲੱਗੇ ਫੱਟ ਨੇ। 


ਜਿਨ੍ਹਾਂ ਦੇ ਵਡੇਰੇ ਸੁਭਾ, ਕਰਦੇ ਇਸ਼ਨਾਨ ਉੱਠ, 
ਪੜ੍ਹਦੇ ਸੀ ਬਾਣੀ ਨਾਮ, ਗੁਰਾਂ ਦਾ ਧਿਆਉਂਦੇ ਜੀ। 
ਤਿਨਾਂ ਦੇ ਵਾਰਿਸ ਬੈਠ, ਕੰਜਰਾਂ ਦੇ ਕੋਠਿਆਂ `ਤੇ 
ਡਿੱਠੇ ਦਾਰੂ ਪੀਂਦੇ ਲੋਕੋ, ਮੌਜਾਂ ਨੇ ਉਡਾਉਂਦੇ ਜੀ। 
ਭੁੱਲਗੇ ਗੁਰਾਂ ਦੀ ਬਾਣੀ, ਪੱਲੇ ਹੈ ਦਿਖਾਵਾ ਬਾਕੀ, 
ਫੋਕੀਆਂ ਨੇ ਸ਼ੋਹਰਤਾਂ, ਦੇ ਹਾਰ ਗਲ ਪਾਉਂਦੇ ਜੀ। 
ਦਿਲਾਂ `ਚ ਹਵਸ ਭਾਰੂ, ਜਾਗਿਆ ਹੈ ਲੋਭ ਮਨ, 


83/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥102101 ੩0 021016110 10112 000॥॥ 


ਕਰਦੇ ਕਰਮ ਭੈੜੇ, ਲੋਕਾਂ ਭਰਮਾਉਂਦੇ ਜੀ। 


ਬੈਠ ਕੇ ਪਰ੍ਹਾ ਦੇ ਵਿੱਚ, ਹੈਣ ਦੁਹਰਾਉਂਦੇ ਜੀ। 
ਜਾਗੀ ਨਾ ਜੇ ਕੌਮ ਬਾਕੀ, ਰਹੇ ਨਾ ਵਜੂਦ ਲੋਕੋ, 
ਗੱਲ ਇਹ ਸੱਚੀ ਕੌੜੀ, ਲੋਕਾਂ ਕੰਨੀ ਪਾਉਂਦੇ ਜੀ। 
ਛੇਣਿਆਂ ਦੀ ਤਾਲ ਵਿੱਚ, ਉੱਚਿਆਂ ਸੁਰਾਂ `ਚ ਲੋਕੋ, 
ਸ਼ਬਦ ਇਲਾਹੀ ਜਦੋਂ, ਮਸਤੀ `ਚ ਗਾਉਂਦੇ ਜੀ। 
ਕਰਕੇ ਵਿਆਖਿਆ ਨੇ, ਜਦੋਂ ਸਮਝਾਉਂਦੇ ਜੀ। 


(ਬੈਂਤ) 
ਲਿਖੇ ਲੇਖ ਜੋ ਲੇਖ ਲਿਖਾਰੀਆਂ ਨੇ। 
ਸੱਚ ਲਿਖਣਾ ਬੋਲਣਾ ਬਹੁਤ ਔਖਾ, 
ਪੈਂਦੀਆਂ ਕੱਟਣੀਆਂ ਸਿਰ ਦੁਸ਼ਵਾਰੀਆਂ ਨੇ। 
ਜਿਹੜੇ ਹੱਕ ਤੇ ਸੱਚ ਤੇ ਦੇਣ ਪਹਿਰਾ, 
ਉਨ੍ਹਾਂ ਹਿੰਮਤਾਂ ਕਦੇ ਨਾ ਹਾਰੀਆਂ ਨੇ। 
ਲਿਖਿਆ ਸੱਚ ਹੈ ਜਿਨ੍ਹਾਂ ਲਿਖਾਰੀਆਂ ਨੇ। 
“ਸੰਤ ਸਿੰਘ! ਇਤਿਹਾਸ ਦੇ ਫੋਲ ਵਰਕੇ, 
ਲਿਖਤਾਂ ਕਾਗ਼ਜ਼ਾਂ ਹਿੱਕ ਉਤਾਰੀਆਂ ਨੇ। 
ਸਿਦਕਵਾਨ ਨਾ ਸਿਦਕ ਤੋ' ਕਦੇ ਡੋਲਣ, 
ਲਾਉਂਦੇ ਅੰਬਰੀ' ਸਦਾ ਉੱਡਾਰੀਆਂ ਨੇ। 


ਮੁਸ਼ਕਲ ਸਾਂਭਣਾ ਬੜਾ ਇਤਿਹਾਸ ਹੁੰਦੈ। 
84 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 0੫੧ ॥॥੨॥॥॥॥1॥2101 ੩0 021016110 1012 000॥॥ 


ਉਨ੍ਹਾਂ ਥੋਪਣਾ ਕੂੜ ਮਿਥਿਹਾਸ ਹੁੰਦੈ। 
ਸੱਚ ਕਹਿਣ ਤੇ ਲਿਖਣ ਤੇ ਮਿਲੇ ਫਾਂਸੀ, 
ਲਿਖਦਾ ਆਮ ਨਹੀ ਲਿਖਦਾ ਖਾਸ ਹੁੰਦੈ। 
ਜੁੱਗਾਂ ਤੀਕ ਜੁਗਿਆਸਾ ਦੀ ਗੱਲ ਚੱਲੇ, 
ਜਿਹੜਾ ਜਾਗੰਦੈ ਨਹੀ ਨਿਰਾਸ ਹੁੰਦੈ। 
ਕਰਮ ਸਾਧਨਾ ਬੰਦੇ ਦੇ ਨਾਲ ਚੱਲੇ, 
ਕਰਦਾ ਕਰਮ ਤੇ ਜੋ ਵਿਸ਼ਵਾਸ ਹੁੰਦੈ। 
ਜਿਨ੍ਹਾਂ ਹਿਰਦਿਆਂ ਮਿੱਟੀ ਦੀ ਮਹਿਕ ਵਸਦੀ, 
ਉਨ੍ਹਾਂ ਮਿੱਟੀ ਦਾ ਸਦਾ ਧਰਵਾਸ ਹੁੰਦੈ। 
ਸਿਦਕਵਾਨ ਹੀ ਸਿਦਕ ਦੇ ਨਾਲ ਨਿਭਦੈ, 
ਨਾ ਉਹ ਡੋਲਦੈ ਨਾ ਨਿਰਾਸ ਹੁੰਦੈ। 
ਆਉਂਦਾ ਸਿਦਕ ਬਿਨ ਕਾਰਜ ਨਾ ਰਾਸ ਹੁੰਦੈ। 


85 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


ਸਰਗ ਅੱਠਵਾਂ 
(ਦੋਹਿਰਾ) 
ਆਈ ਘੜੀ ਸੁਲੱਖਣੀ, ਚੜ੍ਹਿਆ ਆਣ ਵਿਸਾਖ । 
ਪਿੰਡ ਭੈਣੀਓ' ਪੁੰਗਰੇ, ਨਵੀ ਪੰਥ ਦੀ ਸ਼ਾਖ । 


86/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥॥੨॥॥॥॥1॥2101 ੩0 021016110 10112 000॥॥ 


ਝੰਡਾ ਅਮਨ ਦਾ ਝੁੱਲਿਆ ਪਿੰਡ ਭੈਣੀ, 
ਜੀਹਦੀ ਜੱਗ `ਤੇ ਵੱਖਰੀ ਸ਼ਾਨ ਲੋਕੋ। 
ਨਾਮਧਾਰੀ ਸੰਤ ਖਾਲਸਾ ਸਿਰਜਣਾ ਦਾ, 
ਪਰਚਮ ਝੂਲਿਆ ਵਿੱਚ ਅਸਮਾਨ ਲੋਕੋ। 
ਨਾਨਕ ਨਾਮ ਗੁਰੂ ਗੋਬਿੰਦ ਦੇ ਮਿਸ਼ਨ ਵਾਲਾ, 
ਚੜ੍ਹੇ ਪੰਥ ਇਹ ਜੱਗ ਪਰਵਾਨ ਲੋਕੋ । 
ਖੰਡੇ ਧਾਰ `ਚੋਂ ਅੰਮ੍ਰਿਤ ਦੀ ਵਹੇ ਗੰਗਾ, 
ਝੂਲੇ ਪੰਥ ਦਾ ਅੰਬਰ ਨਿਸ਼ਾਨ ਲੋਕੋ । 
ਖੱਟੇ ਨਾਮਣਾ ਵਿੱਚ ਜਹਾਨ ਲੋਕੋ। 
ਬਖਸ਼ਿਸ਼ ਗੁਰਾਂ ਦੀ ਮਿੱਟੀ ਦੀ ਸਾਧਨਾ ਦਾ, 
ਕਰੇ ਇਹ ਸੰਸਾਰ ਗੁਣਗਾਨ ਲੋਕੋ। 
ਰੰਗ ਮਿੱਟੀ ਦੇ ਰੰਗਿਆ ਇਹ ਜਾਮਾ, 
ਬਣੇ ਮਿੱਟੀ ਦੀ ਆਣ ਤੇ ਸ਼ਾਨ ਲੋਕੋ। 
ਹੋਣ ਕਾਜ ਸੰਪੂਰਨ ਕਰੇ ਆਪ ਸਤਿਗੁਰ, 
ਉਹਦੀਆਂ ਬਖਸ਼ਿਸ਼ਾਂ ਦਾ ਵਿਖਿਆਨ ਲੋਕੋ। 
“ਸੰਤ ਸਿੰਘਾ” ਸਭ ਉਹਦੀਆਂ ਰਹਿਮਤਾਂ ਨੇ, 
ਉਹ ਹੀ ਬਖਸ਼ਦੈ ਪਰ੍ਹਾ ਵਿੱਚ ਮਾਣ ਲੋਕੋ। 


87 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


(ਦਵੱਈਆ ਛੰਦ) 
ਅੰਮ੍ਰਿਤ ਦਾਤ ਖੰਡੇ ਬਾਟੇ ਦੀ, ਬਾਬਾ (ਗੁਰੂ) ਕਰੀ ਤਿਆਰੀ । 
ਹੱਥੀਂ ਆਪ ਛਿਕਾਈ ਸਿੰਘਾਂ, ਬਾਬਾ (ਗੁਰੂ) ਪਰਉਪਕਾਰੀ । 

ਸਿੱਖੀ ਰਹਿਤ ਮਰਿਯਾਦਾ ਵਾਲਾ, ਕਰਮ ਉਨ੍ਹਾਂ (ਗੁਰੂ) ਸਮਝਾਇਆ । 


ਸਿੱਧਾ ਸਾਦਾ ਭੇਖ ਖਾਲਸਾ, ਸਿੱਧੀ ਰਹਿਣੀ ਬਹਿਣੀ । 

ਗਊ ਗ਼ਰੀਬ ਮਜਲੂਮ ਦੀ ਰਾਖੀ, ਪੂਰਨ ਕਥਨੀ ਕਹਿਣੀ । 
ਸ਼ਾਕਾਹਾਰੀ ਭੋਜਨ ਘਰ ਦਾ, ਬਹਿ ਸੰਗਤ ਵਰਤਾਓ। 
ਮਾਸ ਸ਼ਰਾਬ ਵਕਾਰੀ ਖਾਣੇ, ਤਾਈ' ਹੱਥ ਨਾ ਲਾਓ। 


ਨਾਰ ਪਰਾਈ ਭੈਣ ਬਰਾਬਰ, ਸਮਝੋ ਧੀਆਂ ਮਾਵਾਂ। 
ਔਰਤ ਦਾ ਸਤਿਕਾਰ ਕਰੇ ਜੋ, ਉਹ ਹੀ ਮਾਣੇ ਛਾਵਾਂ। 
ਛੱਡ ਵਿਦੇਸ਼ੀ ਮਹਿੰਗੇ ਲੀੜੇ, ਸਵਦੇਸ਼ੀ ਅਪਣਾਓ। 
ਗੁਰਮੁੱਖੀ ਅੱਖਰ ਪੜ੍ਹੋ ਪੰਜਾਬੀ, ਮਾਂ ਬੋਲੀ ਜਸ ਗਾਓ। 


ਰਹਿਣੀ ਬਹਿਣੀ ਸ਼ੁਧ ਖਾਲਸਾ, ਰਹਿਣਾ ਨਰ ਤੇ ਨਾਰੀ । 
ਆਪਣੇ ਕਾਰਜ ਆਪ ਸੁਆਰੋ, ਲੈ ਸਿਰ ਜੁੰਮੇਵਾਰੀ । 
ਛੱਡ ਤੰਤਰ ਸਰਕਾਰੀ ਤਾਈਂ, ਝਗੜੇ ਖ਼ੁਦ ਨਿਪਟਾਓ। 

ਵਿਆਹ, ਭੋਗ, ਫਜ਼ੂਲ ਖਰਚਿਆਂ, ਤਾਈਂ ਖ਼ੁਦ ਨੱਥ ਪਾਓ। 


ਕਮਰਕਸਾ ਗਲ਼ ਉੱਨ ਦੀ ਮਾਲਾ, ਭਜਣਾ ਪਰਉਪਕਾਰੀ । 

ਦੇ ਉਪਦੇਸ਼ ਬਾਬਾ (ਗੁਰੂ) ਜੀ ਸੰਗਤ, ਹੈ ਸੀ ਸੋਚ ਉਭਾਰੀ । 
ਸ਼ੁਧ ਨੀਰ ਕੁਏ ਦਾ ਪਾਣੀ, ਹੱਥੀ' ਡੋਲ ਫਰ੍ਹਾ ਕੇ। 

ਕਰੋ ਸਾਧਨਾ ਗੁਰ ਪੂਰੇ ਦੀ, ਬਹਿ ਸੰਗਤ ਵਿੱਚ ਗਾ ਕੇ। 


ਕਰੇ ਸਾਧਨਾ ਜੋ ਨਰ ਨਾਰੀ, ਕੇਸੀ' ਕਰ ਇਸ਼ਨਾਨਾਂ। 
ਸਿਮਰੇ ਨਾਮ ਸਵੇਰੇ ਉੱਠ ਕੇ, ਚੜ੍ਹ ਜੇ ਧੁਰ ਪਰਵਾਨਾਂ। 
88/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥॥੨॥॥॥॥102101 ੩0 021016110 1012 000॥॥ 


ਕਰਕੇ ਬਖਸ਼ਿਸ਼ ਸੀ ਅੰਮ੍ਰਿਤ ਦੀ, ਬਾਬਾ (ਗੁਰੂ) ਬਚਨ ਸੁਣਾਇਆ। 
ਨਾਮਧਾਰੀ ਗੁਰਾਂ ਸੰਤ ਖਾਲਸਾ, ਭੈਣੀ ਜਦੋਂ ਸਜਾਇਆ। 


ਗੁਰਬਾਣੀ ਲੜ੍ਹ ਲਾ ਸੰਗਤ ਨੂੰ, ਹੈ ਸੀ ਨਾਮ ਜਪਾਇਆ। 

ਨਾਨਕ ਨਾਮ ਦਾ ਹੋਕਾ ਦਿੱਤਾ, ਬਹਿ ਸੰਗਤ ਜਸ ਗਾਇਆ। 
ਗੁਰ ਪੂਰੇ ਦੀ ਕੀਤੀ ਉਪਮਾ, ਸਿਮਰਨ ਨੂੰ ਵਡਿਆਇਆ। 
“ਸੰਤ ਸਿੰਘਾ” ਗੁਰਾਂ ਮਾਰਗ ਸੱਚ ਦੇ, ਸੀ ਸੰਗਤ ਨੂੰ ਪਾਇਆ। 


(ਦੋਹਿਰਾ) 
ਸੰਨ ਸਤਵੰਜਾ ਗਦਰ ਦਾ, ਵਰ੍ਹਾ ਦਰਜ ਇਤਿਹਾਸ। 
ਪਹਿਲਾ ਇਹ ਸੰਗ੍ਰਾਮ ਹੈ, ਦਰਜ ਕਿਤਾਬਾਂ ਖਾਸ। 


ਰਾਜੇ ਰਾਣੇ ਹਿੰਦ ਦੇ, ਫੜ੍ਹ ਹੱਥੀਂ ਸ਼ਮਸ਼ੀਰ। 
ਕੁੱਦੇ ਵਿੱਚ ਮੈਦਾਨ ਦੇ, ਰਹੇ ਜੱਗ ਜੋ ਸੀਰ। 


ਕਾਰਤੂਸਾਂ `ਤੇ ਚਰਬੀ, ਵਿਸ਼ਾ ਬਣੇ ਜੋ ਖਾਸ। 
ਫੌਜ ਲੋਕੋ ਸੀ ਭੜਕੀ, ਹੋ ਕੇ ਮਨੋਂ ਉਦਾਸ। 


ਮੋਰਠ ਛਾਉਨੀ ਅੰਦਰੇ, ਖੂਬ ਪਿਆ ਘਮਸਾਨ। 
ਮੰਗਲ ਪਾਂਡੇ ਦੋਸਤੋ, ਤਲੀ ਟਿਕਾਈ ਜਾਨ। 


(ਬੈਂਤ) 
ਵਰ੍ਹਾ ਗ਼ਦਰ ਦਾ ਦਰਜ ਇਤਿਹਾਸ ਅੰਦਰ, 
ਪਿਆ ਹਿੰਦ ਦੇ ਵਿੱਚ ਘਮਸਾਨ ਹੈ ਸੀ। 
ਬਾਗ਼ੀ ਹੋਏ ਸਨ ਫੌਜੀ ਛੱਡ ਬੈਰਕਾਂ ਨੂੰ, 
ਉਨ੍ਹਾਂ ਤਲੀ ਟਿਕਾਈ ਜਾਨ ਹੈ ਸੀ। 
ਮੰਗਲ ਪਾਂਡੇ ਨੇ ਕਤਲ ਅੰਗਰੇਜ਼ ਕੀਤੇ, 


89/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 0੫੧ ॥॥੨॥॥॥॥1॥2101 ੩0 021016110 10112 000॥॥ 


ਹੋਇਆ ਧਰਮ ਦੇ ਲਈ ਕੁਰਬਾਨ ਹੈ ਸੀ। 
ਕਾਰਤੂਸਾੰ `ਤੇ ਚਰਬੀ ਦੇ ਖੋਲ ਸੁਣ ਕੇ, 
ਖੂਨ ਖੋਲਿਆ ਜਾਗਿਆ ਇਮਾਨ ਹੈ ਸੀ। 
_ਕੁੱਦੇ ਰਾਜ ਘਰਾਣੇ ਕਈ ਹਿੰਦ ਦੇ ਸਨ, 
ਪਾਉਣ ਲਈ ਉਹ ਖੋਏ ਸਨਮਾਨ ਹੈ ਸੀ। 
ਪਾਈਆਂ ਭਾਜੜਾਂ ਉਨ੍ਹਾਂ ਫਰੰਗੀਆਂ ਨੂੰ, 
ਕੀਤਾ ਵਿੱਚ ਮੈਦਾਨ ਦੇ ਘਾਣ ਹੈ ਸੀ। 
ਤਾਤੀਆ ਤੋਪੇ ਤੇ ਫਰਨਵੀਸ ਵਰਗੇ, 
ਰਾਣੀ ਝਾਂਸੀ ਵੀ ਕੁੱਦੀ ਮੈਦਾਨ ਹੈ ਸੀ। 
ਕੀਤੀ ਉਨ੍ਹਾਂ ਬਹਾਲ ਫਿਰ ਸ਼ਾਨ ਹੈ ਸੀ। 
ਕਾਇਮ ਕੀਤਾ ਸਤਿਕਾਰ ਤੇ ਮਾਣ ਹੈ ਸੀ। 


(ਦੋਹਿਰਾ) 
ਉੱਠੇ ਰਾਜੇ ਹਿੰਦ ਦੇ, ਪਿਆ ਜਦੋਂ ਘਮਸਾਨ। 
ਓਟ ਲਈ ਪੰਜਾਬ ਦੀ, ਸ਼ਾਤਰ ਉਸ ਸ਼ੈਤਾਨ। 


(ਬੈਂਤ) 
ਬਾਜ਼ੀ ਫਿਰ ਫਿਰੰਗੀ ਦੇ ਹੱਥ ਆਈ, 
ਮਦਦਗਾਰ ਜਦ ਹੋਈਆਂ ਰਿਆਸਤਾਂ ਜੀ। 
ਸ਼ਾਤਰ ਤੇਜ਼ ਤਰਾਰ ਫਰੰਗੀਆਂ ਨੇ, 
ਫਿਰ ਤੋਂ ਖੇਡੀਆਂ ਕੂੜ ਸਿਆਸਤਾਂ ਜੀ। 
ਨਾਭਾ ਜੀਂਦ ਪਟਿਆਲਾ ਰਜਵਾੜਿਆਂ ਲੈ, 
ਯੂਨੀਅਨ ਜੈਕ ਸੀ ਫੇਰ ਲਹਿਰਾਇ ਦਿੱਤਾ। 
ਹਾਰਿਆ ਦਿੱਲੀ ਦਾ ਤਖਤ ਫਿਰ ਜਿੱਤ ਉਸਨੇ, 
ਡੰਕਾ ਜਿੱਤ ਦਾ ਇਵੇਂ ਬਜਾਇ ਦਿੱਤਾ। 


90/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


ਬਹਾਦਰ ਸ਼ਾਹ ਨੂੰ ਉਨ੍ਹਾਂ ਨੇ ਕੈਦ ਕਰਕੇ, 
ਕਾਲ ਕੋਠੜੀ ਵਿੱਚ ਜੀ ਪਾਇ ਦਿੱਤਾ। 
ਬਹੁਤੇ ਬਾਗ਼ੀਆਂ ਤਾਈ' ਸੀ ਕਤਲ ਕੀਤਾ, 
ਕਈਆਂ ਵਿੱਚ ਚੁਰਾਹੇ ਲਟਕਾਇ ਦਿੱਤਾ । 
ਈਸਟ ਇੰਡੀਆ ਹੱਥੋਂ ਕਮਾਨ ਲੈ ਕੇ, 
ਰਾਜ ਬਰਤਾਨੀਆਂ ਹਿੰਦ ਮਿਲਾਇ ਦਿੱਤਾ। 
ਹੁਣ ਸੀ ਹੱਥ ਕਮਾਂਡ ਬਰਤਾਨੀਆਂ ਦੇ, 
ਯੂਨੀਅਨ ਜੈਕ ਕੁੱਲ ਹਿੰਦ ਫਰ੍ਹਾਇ ਦਿੱਤਾ। 


(ਦਵੱਈਆ ਛੰਦ) 
ਅੱਖੀ' ਡਿੱਠਾ ਹਾਲ ਗੁਰਾਂ ਨੇ, ਅੱਖੀ' ਉਹ ਤਸਵੀਰਾਂ। 
ਰੰਗ ਬਦਲਦਾ ਦਸ਼ਾ ਬਦਲਦੀ, ਤੇ ਇਖ਼ਲਾਕ ਜ਼ਮੀਰਾਂ। 
ਰਾਜ ਬਦਲਦਾ ਲੋਕ ਬਦਲਦੇ, ਦੇਖੇ ਰੰਗ ਤਮਾਸ਼ੇ। 
ਸੱਥਰ ਵੈਣ ਉਜਾੜਾਂ ਅੱਖੀਂ, ਹੱਥ ਸ਼ਾਹਾਂ ਦੇ ਕਾਸੇ। 


(ਕਬਿੱਤ) 

ਪਿੰਡ ਪਿੰਡ ਜਾ ਕੇ ਲਾਉਂਦੇ, ਗੁਰੂ ਜੀ ਦੀਵਾਨ ਬੈਠ, 
ਤਰਕ ਦਲੀਲਾਂ ਦੇ ਕੇ, ਲੋਕਾਂ ਸਮਝਾਉਣ ਜੀ। 

ਸੁੱਤੀਆਂ ਜ਼ਮੀਰਾਂ ਵਾਲੇ, ਲੋਕਾਂ ਨੂੰ ਜਗਾਉਣ ਜੀ। 
ਸੂਰਿਆੰ ਦੀ ਕਥਾ, ਰੰਗ, ਢੰਗ ਵਿਸ਼ਾ ਜ਼ਿੰਦਗੀ ਦਾ, 
ਗਾਉਂਦੇ ਵਾਰਾਂ ਕਥਾ ਸੁਣ, ਚੜ੍ਹ ਜਾਵੇ ਪੌਣ ਜੀ। 

ਝੁਮਦੇ ਨੇ ਲੋਕ ਸੁਣ, ਕਥਾ ਵੀਰ ਯੋਧਿਆਂ ਦੀ, 

ਉੱਚੀ ਜਦੋਂ ਬੋਲ ਕੇ, ਦੀਵਾਨਾਂ ਜਸ ਗਾਉਣ ਜੀ। 
ਲੋਕ ਮਨਾਂ ਵਿੱਚ ਦੀਵਾ, ਜਾਗੇ ਦੇਸ਼ ਭਗਤੀ ਦਾ, 

ਬੀਰ ਰਸ ਰਚਨਾ ਨੂੰ, ਜਦੋਂ ਦੁਹਰਾਉਣ ਜੀ । 


91 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 58000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


ਜੁੜਦਾ ਹੈ `ਕੱਠ ਲੋਕੀ, ਦੂਰੋਂ ਦੂਰੇਂ ਆਉਣ ਜੀ। 
ਪੁੱਤਾਂ ਵਾਂਗੂੰ ਮਾਣ ਧੀਆਂ, ਲੋਕਾਂ ਘਰੀ ਪਾਉਣ ਜੀ । 
ਕਾਰਜ ਗੁਰਾਂ ਦੇ ਤਾਈਂ, ਲੋਕ ਵਡਿਆਉਣ ਜੀ । 


ਭਰਮਾਂ ਪਖੰਡਾਂ ਤਾਈਂ', ਭੰਡਦੇ ਦਲੀਲਾਂ ਦੇ ਕੇ, 
ਨਸ਼ਿਆਂ ਕੁਰਹਿਤਾਂ ਤਾਈਂ, ਭੰਡ ਸਮਝਾਉਣ ਜੀ । 
ਸਜਣੇ ਨੂੰ ਸਿੰਘ ਲੋਕੀ, ਭੈਣੀ ਪਿੰਡ ਆਉਣ ਜੀ। 
ਦਿਲ ਚ ਤੜਫ ਵਧੇ, ਜੋਸ਼ ਦੇਸ਼ ਭਗਤੀ ਦਾ, 
ਹੌਸਲੇ ਬੁਲੰਦ ਜੀਣ, ਉੱਚੀ ਕਰ ਧੌਣ ਜੀ। 
ਨਾਮ ਦਾਨ ਭਗਤੀ ਤੇ, ਵਾਰ ਵੀਰ ਯੋਧਿਆਂ ਦੀ, 
ਸੁਣਦੇ ਨੇ ਬੈਠ ਲੋਕੀ, ਜਦੋਂ ਵੀ ਸੁਣਾਉਣ ਜੀ। 


(ਬੈਂਤ) 
ਰਾਖੇ ਵਤਨ ਦੇ ਮਿੱਟੀ ਦੀ ਜੋ ਕਰਨ ਪੂਜਾ, 
ਚੜ੍ਹਦੇ ਲੋਕ ਉਹ ਜੱਗ ਪਰਵਾਨ ਲੋਕੋ । 
ਦੇਸ਼ ਭਗਤੀ ਸਭ ਤੋਂ ਕਰਮ ਉੱਚਾ, 
ਸੱਚਾ ਸੁੱਚਾ ਹੈ ਕਰਮ ਮਹਾਨ ਲੋਕੋ 
ਲੋਕ ਮਨਾਂ ਜੋ ਪ੍ਰੇਮ ਦੀ ਜੋਤ ਬਾਲੇ, 
ਜਾਵਾਂ ਓਸ ਤੋਂ ਮੈਂ ਕੁਰਬਾਨ ਲੋਕੋ। 
ਕਰਮ ਸਾਧਨਾ ਓਟ ਅਕਾਲ ਦੀ ਹੈ, 
ਐਵੇ' ਕਰਦੇ ਨਾ ਲੋਕ ਗੁਣਗਾਨ ਲੋਕੋ। 
ਕਿੱਸੇ ਉਨ੍ਹਾਂ ਦੇ ਗਾਵੇ ਸੰਸਾਰ ਸਾਰਾ, 
ਉਪਮਾ ਗਾਉਂਦੀ ਹੈ ਹਰ ਜ਼ੁਬਾਨ ਲੋਕੋ। 
ਹੁੰਦੇ ਸੂਰੇ ਪਹਿਚਾਣ ਨੇ ਕੌਮ ਦੀ ਜੀ, 
92 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 58000 08001 5001 0 0੫੧ ੧3੧0181ਇ॥0%੧6001੫1.60।। 


ਆਣ-ਬਾਣ ਤੇ ਕੌਮ ਦੀ ਸ਼ਾਨ ਲੋਕੋ। 
ਝੁਕਦੇ ਨਹੀ ਲੱਖ ਲਾਵੇ ਕੋਈ ਤਾਣ ਲੋਕੋ। 
ਯੋਧੇ ਵੀਰ ਮੁਲਕ ਕੌਮਾਂ ਦੇ ਹੋਣ ਸਾਂਝੇ, 
ਮੈਂ ਨਾ ਆਖਦਾ ਕਹੇ ਜਹਾਨ ਲੋਕੋ। 
ਰੁਤਬਾ ਜੱਗ `ਤੇ ਉਨ੍ਹਾਂ ਦਾ ਸਦਾ ਉੱਚਾ, 
ਤੁਰਦੇ ਤਲੀ ਟਿਕਾ ਜੋ ਜਾਨ ਲੋਕੋ। 
“ਸੰਤ ਸਿੰਘਾ? ਜੋ ਕੌਮ ਦੇ ਹੋਣ ਹੀਰੇ, 
ਕਦੇ ਛੱਡਦੇ ਨਹੀ' ਮੈਦਾਨ ਲੋਕੋ। 


ਨਾਮਧਾਰੀ ਪਰੰਪਰਾ ਰਹੁ ਰੀਤਾਂ, 
ਗੁਰਮਤ ਸਾਧਨਾ ਅਤੇ ਸੰਸਕਾਰ ਲੋਕੋ। 
ਰਹਿਣੀ ਬਹਿਣੀ ਤੇ ਕਥਨੀ ਦਾ ਨਾਮ ਦੂਜਾ, 
ਸੱਚਾ ਸੁੱਚਾ ਹੈ ਸਾਫ਼ ਕਿਰਦਾਰ ਲੋਕੋ। 
ਜਿਉਣਾ ਅਣਖ ਨਾਲ ਗੁਰਾਂ ਦੀ ਰਜ਼ਾ ਅੰਦਰ, 
ਵਸੇ ਦਿਲਾਂ ਵਿੱਚ ਪ੍ਰੇਮ ਸਤਿਕਾਰ ਲੋਕੋ। 
ਨਾਨਕ ਨਾਮ ਗੋਬਿੰਦ ਆਧਾਰ ਲੋਕੋ। 
ਰੱਖਿਆ ਗਊ ਗ਼ਰੀਬ ਲਈ ਮਰ ਮਿਟਣਾ, 
ਜਾਣੇ ਏਸ ਨੂੰ ਕੁੱਲ ਸੰਸਾਰ ਲੋਕੋ। 
ਮਾਲ਼ਾ ਉੱਨ ਦੀ ਚਿੱਟਾ ਲਿਬਾਸ ਤਨ ਦਾ, 
ਸਿਰ `ਤੇ ਸਿੱਧੀ ਤੇ ਭਾਰੀ ਦਸਤਾਰ ਲੋਕੋ। 
ਜਿਉਂ ਸਾਗਰੀ' ਹੰਸਾਂ ਦੀ ਡਾਰ ਲੋਕੋ। 
ਉੱਚੀ ਬੋਲਦੇ ਭਜਣ ਕਰਤਾਰ ਲੋਕੋ । 
ਮਸਤੀ ਰੰਗ ਇਹ ਰੰਗ ਆਪਾਰ ਲੋਕੋ। 
93 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 €0੫੧ ॥॥੨॥॥॥॥1॥2101 ੩0 021016110 10112 000॥॥ 


ਮਰਦ ਨਾਰੀ ਦੇ ਵਿੱਚ ਨਾ ਭੇਦ ਰੱਖਣ, 
ਦੋਹਾਂ ਤਾਈ' ਬਰਾਬਰ ਸਤਿਕਾਰ ਲੋਕੋ। 
ਰਾਖਾ ਵਤਨ ਦਾ ਧਰਤੀ ਦਾ ਇਹ ਪੁੱਤਰ, 
ਨਾਮਧਾਰੀ ਹੈ ਗੁਰੂ ਪਰਵਾਰ ਲੋਕੋ । 
ਪੰਥ ਸਾਜ ਗੁਰਾਂ ਭੈਣੀ ਦੀ ਧਰਤ ਉੱਤੇ, 
ਕੀਤਾ ਮਾਨਵਤਾ `ਤੇ ਪਰਉਪਕਾਰ ਲੋਕੋ। 


ਮਾਲ਼ਾ ਉੱਨ ਦੀ ਕਰੇ ਵਿਸ਼ੇਸ਼ ਕਾਰਜ, 
ਗਿਣਤੀ ਸਿੰਘਾਂ ਦੀ ਕਰੇ ਵਿਖਿਆਨ ਮਾਲ਼ਾ। 
ਮਾਲ਼ਾ ਸਿਮਰਨਾ ਭਗਤੀ ਅਕਾਲ ਉਸਤਤ, 
ਮੰਗਦੀ ਬੰਦੇ ਦਾ ਗੁਰੂ ਧਿਆਨ ਮਾਲ਼ਾ। 
ਮਾਲ਼ਾ ਲੜੀ ਨਹੀ' ਖਾਲੀ ਹੈ ਮੋਤੀਆਂ ਦੀ, 
ਰੰਗ ਭਗਤੀ ਦਾ ਕਰੇ ਬਿਆਨ ਮਾਲ਼ਾ। 
ਉੱਗਲ ਪੋਟਿਆਂ ਨਾਮ ਰੰਗ ਸਾਧਨਾ ਦਾ, 
ਕਰਮ ਸਾਧਨਾ ਦਏ ਗਿਆਨ ਮਾਲ਼ਾ। 
ਨਾਮਧਾਰੀ ਤਵਾਰੀਖ ਗਵਾਹ ਇਸ ਦੀ, 
ਜਿਸ ਦੀ ਹੋਂਦ ਦੀ ਬਾਣੀ ਪਹਿਚਾਨ ਮਾਲ਼ਾ। 
ਕਰਕੇ ਗੁਰਾਂ ਦਾ ਤੂੰ ਧਿਆਨ ਮਾਲ਼ਾ। 


94 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


ਸਰਗ ਨੌਵਾਂ 

(ਦੇਹਿਰਾ) 
ਰਾਜ ਸਤਾ ਜਦ ਬਦਲਦੀ, ਬਦਲਣ ਤਦ ਕਾਨੂੰਨ । 
ਰਾਜ ਸਤਾ ਦਾ ਦੋਸਤੋ, ਇਹ ਪਹਿਲਾ ਮਜ਼ਬੂਨ। 


ਮਾਤ ਭਾਸ਼ਾ ਗਿਆਨ ਦਾ ਜੋ ਚਸ਼ਮਾ, 
ਖਤਮ ਕਰਨ ਲਈ ਜਾਲ਼ ਵਿਛਾਇ ਦਿੱਤਾ। 
“ਸੰਤ ਸਿੰਘਾ” ਤਵਾਰੀਖ਼ ਗਵਾਹ ਇਸ ਦੀ, 
ਲਿਖਤਕਾਰਾਂ ਨੇ ਲਿਖ ਸਮਝਾਇ ਦਿੱਤਾ। 


(ਕਬਿੱਤ) 

ਕਰਨ ਦੀਦਾਰ ਲੋਕੀ, ਦੂਰੋਂ ਦੂਰੇਂ ਆਉਣ ਜੀ । 
ਬੈਠ ਕੇ ਪਰ੍ਹਾ ਦੇ ਵਿੱਚ, ਨਾਮ ਜਸ ਗਾਉਣ ਜੀ। 

ਲੈ ਕੇ ਆਉਂਦੇ ਭੇਟ ਤੋਹਫੇ, ਗੁਰਾਂ ਦੇ ਹਜ਼ੂਰ ਲੋਕੀ, 
ਮਿਲਦਾ ਸਕੂਨ ਭੇਟਾ, ਚਰਨੀ' ਚੜ੍ਹਾਉਣ ਜੀ । 

ਰਸਦ, ਅਨਾਜ, ਦੁੱਧ, ਦਹੀਂ, ਘੀ, ਜੋ ਪਕਵਾਨ, 

95 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


ਖੁਸ਼ੀਆਂ ਦੇ ਨਾਲ ਆ ਕੇ, ਲੰਗਰ `ਚ ਪਾਉਣ ਜੀ। 


ਬਿਸ਼ਨ ਪੁਰੇ ਦਾ ਜੱਟ, ਨਾਉਂ ਹੈ ਮੰਗਲ ਸਿੰਘ, 
ਸੁਣ ਗੁਰ ਉਪਮਾ ਹੈ ਦੀਦ ਆਇਆ ਪਾਉਣ ਜੀ। 

ਕਰਕੇ ਦੀਦਾਰ ਮਨ, ਜਾਗਿਆ ਵਿਰਾਗ ਐਸਾ, 
ਚੀਨੀ ਘੋੜੀ ਹੱਥੀ ਪਾਲੀ, ਚਰਨੀ' ਚੜ੍ਹਾਉਣ ਜੀ। 
ਏਸ ਘੋੜੀ ਨਾਲ ਨਾਮ, ਜੁੜਿਆ ਗੁਰਾਂ ਦਾ ਹੈ ਜੀ, 
ਚੀਨੀ ਵਾਲਾ ਪਾਤਸ਼ਾਹ, ਕਹਿ ਲੋਕ ਵਡਿਆਉਣ ਜੀ। 

ਕਰਕੇ ਦੀਦਾਰ ਹੋਵੇ, ਗੰਗਾ ਦਾ ਨਹਾਉਣ ਜੀ। 


(ਦਵੱਈਆ ਛੰਦ) 
ਸੰਨ ਅਨਵੰਜਾ ਜ਼ਿਲ੍ਹਾ ਜਲੰਧਰ, ਲਿਖਿਆ ਕਲਮ ਜ਼ੁਬਾਨੀ । 
ਗੁਰ ਸਿੱਖੀ ਪ੍ਰਚਾਰ ਸ਼ੁਰੂ ਕਰ, ਕੀਤਾ ਕੌਮ ਲਾਸਾਨੀ। 
ਪਿੰਡ ਮੁਠੱਡੇ ਵਿੱਚ ਗੁਰਾਂ ਨੇ, ਸਨ ਦੀਵਾਨ ਸਜਾਏ। 
ਨਾਮਧਾਰੀ ਗੁਰੂ ਪੌਥ ਖਾਲਸਾ, ਆਪਣੀ ਹੋਂਦ ਵਧਾਏ। 


ਪੰਥ ਨਿਸ਼ਾਨੀ ਸਿਮਰਨ ਮਾਲਾ, ਲੋਕ ਗੁਰਾਂ ਤੋਂ ਪਾਉਂਦੇ। 
ਕਰਦੇ ਕੂੜ ਪਖੰਡਾਂ ਖੰਡਨ, ਗੁੱਗਾ ਥਾਨ ਮਜਾਰਾਂ। 
ਪੀਰ ਖ਼ਾਨੇ ਦਰਗਾਹ ਮਕਬਰੇ, ਅੰਧ ਵਿਸ਼ਵਾਸੀ ਠਾਰ੍ਹਾਂ। 


ਕਬਰ ਮਜਾਰਾਂ ਤੋੜ ਘਰਾਂ `ਚੋਂ, ਲੋਕਾਂ ਰਾਹੇ ਪਾਇਆ। 
ਨਾਨਕ ਨਾਮ ਦਾ ਦਿੱਤਾ ਹੋਕਾ, ਹਰਿ ਜਸ ਨਾਮ ਜਪਾਇਆ। 
ਜੁੜ ਬਾਣੀ ਸੰਗ ਸੰਤ ਬਣ ਗਏ, ਜੋ ਸਨ ਲੋਕ ਕਬਾਬੀ । 
ਉੱਠ ਸਵੇਰੇ ਕਰਦੇ ਸਿਮਰਨ, ਸਜਗੇ ਸਿੰਘ ਰਬਾਬੀ। 
ਲੋਕ ਹਿਤਾਂ ਵੱਲ ਮੁੱਖ ਹੋ ਗਿਆ, ਲੋਚਣ ਲੋਕ ਸਵੇਰਾ। 
96 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ॥॥੨॥॥॥॥102101 ੩0 021016110 1012 000॥॥ 


ਹਿਰਦੇ ਅੰਦਰ ਪ੍ਰੀਤ ਵਸ ਗਈ, ਮਿਟਿਆ ਕਾਲਖ ਨ੍ਹੇਰਾ। 
ਅਭਿਲਾਸ਼ੀ ਗੁਰ ਦਰਸ਼ਨ ਪਾ ਕੇ, ਗਦ-ਗਦ-ਗਦ ਹੋ ਜਾਵਣ। 
ਜੋ ਲੋਕੀ ਸਨ ਭਟਕੇ ਰਾਹੋਂ, ਬੈਠ ਹਰੀ ਜਸ ਗਾਵਣ। 


ਵਧਦਾ ਜਾਵੇ ਪੱਥ ਨਿਰਾਲਾ, ਵੰਡਣ ਉੱਨ ਦੀ ਮਾਲ਼ਾ। 

ਕਰੇ ਰਹਿਮਤਾਂ ਸਤਿਗੁਰ ਮੇਰਾ, ਉਹੀਓ ਬਖਸ਼ਣ ਵਾਲਾ। 
ਸੰਨ ਅਠਵੰਜਾ ਤੋਂ ਇਕਾਹਟ, ਹੈ ਸੀ ਹੋਂਦ ਉਭਾਰੀ । 

ਸੰਨ ਇਕਾਹਟ ਅਰਧ ਕੁੰਭੀ ਦੀ, ਕੀਤੀ ਗੁਰਾਂ ਤਿਆਰੀ । 


ਅਰਧ ਕੁੰਭੀ ਗੰਗਾ ਤੱਟ ਜਾ, ਸੀ ਸੰਵਾਦ ਰਚਾਇਆ । 

ਕੂੜ ਪਖੰਡੋਂ ਲਾਹ ਕੇ ਪਰਦਾ, ਸਾਧਾਂ ਰਾਹੇ ਪਾਇਆ। 
ਨਾਗੇ, ਨਿਰਮਲੇ, ਸਾਧ, ਵਿਦਾਂਤੀ, ਸਨ ਸ਼ਰਨਾਈ ਆਏ। 
ਭਰਮ ਪਖੰਡੋਂ ਕੱਢ ਗੁਰਾਂ ਨੇ, ਸਨ ਮਾਰਗ ਰੁਸ਼ਨਾਏ । 


ਸੰਗਤ ਹੈ ਸੀ ਦੰਗ ਰਹਿ ਗਈ, ਦੇਖ ਕਰਿਸ਼ਮਾ ਭਾਈ । 
ਮਾਈ ਸਾਹਿਬ ਕੌਰ ਵਿਦਾਂਤੀਂ, ਸੇਕ ਰਤਾ ਨਾ ਆਇਆ। 
ਨਾਮ ਦਾਨ ਸਿਮਰਨ ਸ਼ਕਤੀ ਦਾ, ਚੜ੍ਹਿਆ ਰੰਗ ਸਵਾਇਆ। 


ਸੰਨ ਬਾਹਟ `ਚ ਦੀਪ ਮਾਲਾ `ਤੇ, ਸਨ ਹਰਿ ਮੰਦਰ ਆਏ। 

ਹਰਿ ਜਸ ਗਾਇਆ ਬਹਿ ਪਰਕਰਮਾ, ਦੀਵੇ ਆਪ ਜਗਾਏ। 
ਮਾਝੇ ਅੰਦਰ ਗੁਰਮੱਤ ਵਾਲਾ, ਕੀਤਾ ਗੁਰਾਂ ਪਸਾਰਾ। 

ਨਾਨਕ ਨਾਮ ਗੋਬਿੰਦ ਉਪਮਾ, ਹਰਿ ਜਸ ਨਾਮੁ ਅਧਾਰਾ। 


ਕਰਮ ਸਾਧਨਾ ਹਰਿ ਜਸ ਭਗਤੀ, ਸਤਿਗੁਰ ਨਾਮ ਜਪਾਉਂਦੇ। 
ਸਾਧ ਸੰਗਤ ਵਿੱਚ ਬਹਿ ਕੇ ਗੁਰ ਜੀ, ਕਰਮਾਂ ਨੂੰ ਵਡਿਆਉਂਦੇ। 
ਲਿਵ ਲਾਗੀ ਗੁਰ ਦਰਸ਼ਨ ਪਾਵਾਂ, ਹਜ਼ਰੋ ਪਾਵਾਂ ਫੇਰਾ। 
ਦਰਸ਼ਨ ਕਰਕੇ ਧੰਨ ਹੋ ਜਾਵਾਂ, ਪਾਇਆ ਯਾਦਾਂ ਘੇਰਾ। 
97 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥1॥2101 ੩0 021016110 10112 000॥॥ 


ਹਜ਼ਰੋ ਸ਼ਹਿਰ ਵਸੇ ਗੁਰ ਬਾਲਕ, ਹਜ਼ਰੇ ਨੂੰ ਮਨ ਭਾਵੇ । 

ਸਾਹਿਬ ਹੱਥੇ ਵਡਿਆਈਆਂ, ਕਰਦਾ ਸੋ ਜੋ ਚਾਹਵੇ। 

ਪਹੁੰਚ ਝਨਾ ਦੇ ਕੰਢੇ ਉੱਤੇ, ਖ਼ਬਰ ਮਿਲੀ ਦੁਖਦਾਈ । 

ਗੁਰੂ ਬਾਲਕ ਪੰਜ ਤੱਤ ਸਮਾਏ, ਸੁਣ ਗੁਰ ਉਪਮਾ ਗਾਈ । 


(ਦੋਹਿਰਾ) 
ਸਿਮਰ ਮਨਾ ਹਰਿ ਨਾਮ ਕੋ, ਨਾਮ ਬਿਨਾ ਕਛੁ ਨਾਹਿ। 
ਬਿਨ ਸਿਮਰੇ ਹਰਿ ਨਾਮ ਕੋ, ਜਾਵੇ ਜਨਮ ਅਜਾਇ। 


ਕਰ ਸ਼ੁਕਰਾਨਾ ਰਾਮ ਦਾ, ਬਹਿ ਸਨ ਹਰਿ ਜਸ ਗਾਇ। 
ਕੀਤੀ ਬੈਠ ਅਰਾਧਨਾ, ਹੋਵੇ ਆਪ ਸਹਾਇ । 


ਕਰਦੇ ਗੁਰੂ ਅਰਾਧਨਾ, ਮਿੱਟੀ ਦਾ ਗੁਣਗਾਨ। 
ਕਿਰਤ ਕਰੇਂਦੇ ਨਾਮ ਦੀ, ਮਿੱਟੀ ਦਾ ਵਿਖਿਆਨ। 


ਛੱਟਾ ਦੇਂਦੇ ਨਾਮ ਦਾ, ਮੁੜੇ ਸਿਆਲਾਂ ਵੱਲ। 
ਛੇੜ ਵਤਨ ਦੀ ਵਾਰਤਾ, ਕਰਨ ਵਤਨ ਦੀ ਗੱਲ। 
(ਕਬਿੱਤ) 
ਫੇਰੀ ਜਾ ਸਿਆਲਕੋਟ, ਵੱਲ ਪਾਈ ਗੁਰਾਂ ਹੈ ਸੀ, 
ਕਰਿਆ ਸੀ ਗੁਰਸਿੱਖੀ, ਵਾਲਾ ਪਰਚਾਰ ਜੀ। 
ਉਪਮਾ ਹਰੀ ਦੀ ਗਾਈ, ਨਾਮ ਸੀ ਆਧਾਰ ਜੀ। 
ਲਿਖੇ ਇਤਿਹਾਸਕਾਰਾਂ, ਕਿੱਸੇ ਨੇ ਸਮੇਂ ਦੇ ਲੋਕੋ, 
ਹੋਈ ਸਿਰ ਕਿਰਪਾ ਹੈ, ਜਿਨ੍ਹਾਂ 'ਤੇ ਅਪਾਰ ਜੀ । 


98 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ॥॥੨॥॥॥॥1॥2101 ੩0 021016110 10112 000॥॥ 


ਕੌਮ ਉੱਤੇ ਕੀਤਾ ਡਾਢਾ, ਪਰਉਪਕਾਰ ਜੀ। 


ਕਰਕੇ ਦੀਦਾਰ ਕੁੱਖ, ਉੱਤਰੇ ਦਿਲਾਂ ਦੀ ਦੇਖੋ, 
ਦੂਰੇਂ ਦੂਰੋਂ ਆਉਂਦੇ ਲੋਕ, ਕਰਨ ਦੀਦਾਰ ਜੀ । 
ਨਾਮਧਾਰੀ ਪੰਥ ਰੂਪ, ਸੰਤ ਰੂਪ ਖਾਲਸੇ ਦਾ, 
ਪੜ੍ਹੋ ਇਤਿਹਾਸ ਸਾਰੇ, ਪੜ੍ਹੋ ਨਰ ਨਾਰ ਜੀ। 
ਜਾਣਦਿਆਂ ਸਮਝੇ ਨਾ, ਇਹ ਸੰਸਾਰ ਜੀ। 
ਪੂਰਨ ਸਰੂਪ ਸਾਧੂ, ਗੁਰੂ ਰਾਮ ਸਿੰਘ ਲੋਕੋ, 
ਕੀਤਾ ਹੈ ਜਗਤ ਜਿਸ, ਚਾਨਣ ਪਸਾਰ ਜੀ। 


99 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ॥॥੨॥॥॥॥1॥2101 ੩0 021016110 10112 000॥॥ 


ਸਰਗ ਦਸਵਾਂ 
(ਦੋਹਿਰਾ) 
ਪੂਰਨਮਾਸ਼ੀ ਜੇਠ ਦੀ, ਪੜ੍ਹ ਦੇਖੋ ਇਤਿਹਾਸ। 
ਸੰਨ ਤਰੇਹਟ ਵਾਰਤਾ, ਲਿਖੇ ਗੁਰਾਂ ਦਾ ਦਾਸ। 


ਪਿੰਡ ਸਿਆੜ੍ਹ ਹੈ ਮਾਲਵੇ, ਲੁਧਿਆਣੇ ਦੇ ਕੋਲ। 
ਕਥਾ ਦਰਜ ਇਤਿਹਾਸ ਹੈ, ਇਹ ਡਾਢੀ ਅਨਮੋਲ । 


(ਕਬਿੱਤ) 
ਪਹੁੰਚ ਕੇ ਸਿਆੜ੍ਹ ਪਿੰਡ, ਲਾਏ ਨੇ ਦੀਵਾਨ ਗੁਰਾਂ, 
ਕਰਨ ਦੀਦਾਰ ਲੋਕ, ਸੀਸ ਨੂੰ ਝੁਕਾਉਣ ਜੀ । 
ਹਰਿ ਜਸ ਗਾਉਂਦੇ ਬਾਣੀ, ਗੁਰਾਂ ਦੀ ਉਚਾਰਦੇ ਨੇ, 
ਸਿਦਕ ਅਸੂਲਾਂ ਵਾਲੀ, ਬਾਤ ਸਮਝਾਉਣ ਜੀ । 
ਸੱਚੀ ਸੁੱਚੀ ਸੋਚ ਵਾਲਾ, ਪਾਠ ਉਹ ਪੜ੍ਹਾਉਣ ਜੀ। 
ਗੂੰਜਦੇ ਇਲਾਹੀ ਬੋਲ, ਵਿੱਚ ਨੇ ਫਿਜ਼ਾ ਦੇ ਲੋਕੋ, 
ਮਸਤੀ `ਚ ਹੇਕ ਜਦੋਂ, ਨਾਮ ਵਾਲੀ ਲਾਉਣ ਜੀ। 


ਔਰਤ ਦੇ ਹੱਕ ਵਿੱਚ, ਹਾਅ ਦਾ ਨ੍ਹਾਰਾਂ ਲਾਉਣ ਜੀ। 
ਦਿਓ ਅਧਿਕਾਰ ਲੋਕੋ, ਧੀਆਂ ਨੂੰ ਬਰਾਬਰੀ ਦਾ, 
ਧੀਆਂ ਵੀ ਜਿਉਣ ਲੋਕੋ, ਉੱਚੀ ਕਰ ਧੌਣ ਜੀ। 
ਰਚਨਾ ਅਕਾਲ ਦੀ ਹੈ, ਇਹ ਸੰਸਾਰ ਸਾਰਾ, 
ਪੜ੍ਹੋ ਮਾਤ ਭਾਸ਼ਾ ਤਾਈਂ, ਲੋਕਾਂ ਸਮਝਾਉਣ ਜੀ। 
ਭਾਵੇਂ ਲੱਖਾਂ ਬੋਲੀਆਂ ਨੂੰ, ਲੋਕ ਅਪਨਾਉਣ ਜੀ। 


100 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 €0੫੧ ॥੨॥॥॥॥1॥2101 40 021016110 10112 000॥॥ 


(ਬੈਂਤ) 
ਪੂਰਨਮਾਸ਼ੀ ਮਹੀਨਾ ਜੇਠ ਦਾ ਸੀ, 
ਕਰਮ ਸਾਧਨਾ ਲੋਕਾਂ ਸਮਝਾਉਣ (ਬਾਬਾ) ਸਤਿਗੁਰ। 
ਕਥਾ ਦਰਜ ਹੈ ਇਹ ਇਤਿਹਾਸ ਅੰਦਰ, 
ਨਾਨਕ ਨਾਮ ਗੋਬਿੰਦ ਜਪਾਉਣ (ਬਾਬਾ) ਸਤਿਗੁਰ। 
ਗੁਰਮਤ ਸਾਧਨਾ ਰੰਗ ਮਜੀਠ ਲੋਕੋ, 
ਨਵਾਂ ਰੰਗ ਇਤਿਹਾਸ ਚੜ੍ਹਾਉਣ (ਬਾਬਾ) ਸਤਿਗੁਰ। 
ਅੰਮ੍ਰਿਤ ਪਾਨ ਰਹੇ ਧੀਆਂ ਕਰਾਉਣ (ਬਾਬਾ) ਸਤਿਗੁਰ। 
ਕੌਰੋਂ ਸਿੰਘ ਦਾ ਦੇਣ ਖਿਤਾਬ ਧੀਆਂ, 
ਭੇਦ ਔਰਤ ਤੇ ਮਰਦ ਮਿਟਾਉਣ (ਬਾਬਾ) ਸਤਿਗੁਰ। 
ਸਿੱਖੀ ਪ੍ਰਮ ਗੁਰਮਤ ਸਾਧਨਾ ਦਾ, 
ਬੂਟਾ ਪ੍ਰੀਤ ਲਾ ਰਾਹਾਂ ਰੁਸ਼ਨਾਉਣ (ਬਾਬਾ) ਸਤਿਗੁਰ। 
ਦੇਣ ਧੀਆਂ ਬਰਾਬਰੀ ਮਰਦ ਦੀ ਜੀ, 
ਸਿੰਘਣੀ ਆਖ ਕੇ ਧੀਆਂ ਬੁਲਾਉਣ (ਬਾਬਾ) ਸਤਿਗੁਰ। 
“ਸੰਤ ਸਿੰਘਾ” ਗੁਰਬਾਣੀ ਦਾ ਜਾਪ ਕਰਦੇ, 
ਬਾਣੀ ਗੁਰਾਂ ਦੀ ਲੋਕਾਂ ਜਪਾਉਣ (ਬਾਬਾ) ਸਤਿਗੁਰ। 


ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ, 
ਅੰਮ੍ਰਿਤ ਖੰਡੇ ਦਾ ਜਦੋਂ ਛਕਾਇਆ ਸੀ। 

ਪੰਜ ਸਿੱਖਾਂ ਗੁਰੋਂ ਅੰਮ੍ਰਿਤ ਦੀ ਦਾਤ ਪਾ ਕੇ, 

ਰੁਤਬਾ ਸਿੱਖ ਤੋਂ “ਸਿੰਘ” ਦਾ ਪਾਇਆ ਸੀ। 

ਧੀਆਂ ਤਾਈ' ਸ਼ਹਿਜ਼ਾਦੀਆਂ ਆਖਿਆ ਸੀ, 
ਨਾਮ “ਕੌਰ” ਦਾ ਦੇ ਵਡਿਆਇਆ ਸੀ। 

ਬਾਬਾ (ਗੁਰੂ) ਰਾਮ ਸਿੰਘ ਧੀਆਂ ਸਤਿਕਾਰ ਦਿੱਤਾ, 

ਅੰਮ੍ਰਿਤ ਖੰਡੇ ਦਾ ਧੀਆਂ ਛਕਾਇਆ ਸੀ। 
ਸਿੰਘਣੀ ਨਾਮ ਦੇ ਕਰੀ ਅਪਾਰ ਬਖਸ਼ਿਸ਼, 

ਰੁਤਬਾ “ਕੌਰ ਤੋਂ ਸਿੰਘ” ਦਾ ਪਾਇਆ ਸੀ। 
101 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 

5।। 58000 08001 5001 0। €0੫੧ ॥੨॥॥॥॥102101 40 021016110 1012 000॥॥ 


“ਸਤੀ ਪ੍ਰਥਾ” ਦਾ ਭਰਮ ਮਿਟਾਇਆ ਸੀ। 
ਬਾਲ ਵਿਆਹ ਤੋਂ ਲੋਕਾਂ ਨੂੰ ਵਰਜਿਆ ਸੀ, 
ਵਿਧਵਾ ਨਾਰੀ ਦਾ ਮਾਣ ਵਧਾਇਆ ਸੀ। 
ਸ਼ਾਦੀ ਵੱਟੇ ਦੀ ਪਾਈ ਦਹੇਜ ਲਾਹਣਤ, 
ਊਚ ਨੀਚ ਦਾ ਭਰਮ ਮਿਟਾਇਆ ਸੀ । 
ਦਿੱਤੀ ਸੇਧ ਸੀ ਨਵੀਂ ਸਮਾਜ ਤਾਈਂ, 
ਰਸਮਾਂ ਫੋਕੀਆਂ ਤੋਂ ਪਰਦਾ ਲਾਹਿਆ ਸੀ। 
“ਸੰਤ ਸਿੰਘਾ” ਜਗਾਈ ਜਨ ਚੇਤਨਾ ਸੀ, 
ਜਿਉਣਾ ਵਤਨ ਦੇ ਲਈ ਸਿਖਾਇਆ ਸੀ। 


(ਕਬਿੱਤ) 
ਬੜੀਆਂ ਕੁਰੀਤੀਆਂ ਨੇ, ਅੱਜ ਵੀ ਸਮਾਜ ਵਿੱਚ, 
ਜਾਗੋ ਲੋਕੋ ਲਾਹਣਤਾਂ, ਇਹ ਮੁੱਢ ਤੋਂ ਨਕਾਰੀਏ। 
ਮਸਲਾ ਗੰਭੀਰ ਡਾਢਾ, ਪਰ੍ਹਾ “ਚ ਵਿਚਾਰੀਏ। 
ਮਿੱਟੀ ਤਾਈ' ਨਿੰਦੀਏ ਨਾ, ਬੋਲੀ ਨਾ ਵਿਸਾਰੀਏ। 
ਜਿਸ ਦਾ ਵੀ ਖਾਈਏ, ਲੋਚੀਏ ਭਲਾਈ ਸਦਾ, 


ਜਿੱਥੇ ਪੁੱਛ ਧੀਆਂ ਦੀ ਨਾ, ਮਾਪੇ ਸਤਿਕਾਰ ਨਾ। 
ਉਸ ਵਿਹੜੇ ਖਿੜ੍ਹਦੇ, ਫੁੱਲ ਨਹੀਂ' ਖੁਸ਼ੀਆਂ ਦੇ, 
ਜਿਸ ਘਰ ਵਿੱਚ ਹੁੰਦਾ, ਆਪਸੀ ਪਿਆਰ ਨਾ। 
ਬੈਠਦਾ ਜੀ ਹੋਵੇ ਜਿੱਥੇ, ਗਲ ਪਰਿਵਾਰ ਨਾ। 
102 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 410 021016110 10112 000॥॥ 


ਉੱਜੜ ਨੇ ਜਾਂਦੇ ਉਹ, ਰਹਿੰਦੇ ਘਰ ਬਾਰ ਨਾ। 


ਜੀਵਨ ਇਹ ਜੱਗ `ਤੇ, ਦੋਸਤੋ ਮੁਸਾਫਰੀ ਹੈ, 

ਇੱਕ ਦਿਨ ਸਭਨਾਂ ਨੇ, ਕੂਚ ਕਰ ਜਾਣਾ ਏ। 

ਨਹੀਂ ਹੈ ਸਥਿਰ ਕੋਈ, ਸ਼ੈਅ ਇਸ ਧਰਤੀ `ਤੇ, 
ਖਾਕੋਂ ਪੈਦਾ ਹੋਇਆ ਸਭ, ਖਾਕ ਹੀ ਸਮਾਣਾ ਏ। 
ਏਸ ਭੇਦੋਂ ਬੰਦਾ ਲੋਕੋ, ਸਦਾ ਅਨਜਾਣਾ ਏ। 

ਕੰਮ ਦੀ ਹੈ ਪੁੱਛ ਹੁੰਦੀ, ਕਰਮ ਦੀ ਬਾਤ ਹੋਵੇ, 
ਕਰਮ ਦਾ ਜਸ ਸਦਾ, ਦੁਨੀਆਂ ਨੇ ਗਾਣਾ ਏ। 


ਵਾਂਗ ਜੀ ਸ਼ਮੀਰ ਦੇ, ਸੁਗੰਧ ਨੂੰ ਖਿਲਾਰੀਏ । 
ਬਿਨਾਂ ਸਮਝਣੋਂ ਲੋਕੋ, ਗੱਲ ਨਾ ਉਭਾਰੀਏ। 
ਮਿਲੇ ਸਤਿਕਾਰ ਤਦੇ, ਦੇਵੇਂਗੇ ਜੇ ਦੁਸਰੇ ਨੰ, 
_ਏਸ ਗੱਲ ਤਾਈਂ ਸਦਾ, ਬੈਠ ਕੇ ਵਿਚਾਰੀਏ। 
ਸੰਤ ਸਿੰਘਾ” ਭੰਡੀਏ ਨਾ, ਮਿੱਟੀ ਤੇ ਵਤਨ ਤਾਈਂ, 
ਆਇ 


(ਬੈਂਤ) 
ਲੋਕ ਹਿਤਾਂ ਲਈ ਜੂਝਣ ਮੈਦਾਨ ਜਿਹੜੇ, 
ਹੁੰਦੇ ਕੌਮ ਦੇ ਉਹ ਮਹਾਨ ਲੋਕੀ । 
ਛੱਡ ਜਾਂਦੇ ਨੇ ਪੈੜ ਜਹਾਨ ਅੰਦਰ, 
ਚੜ੍ਹਦੇ ਵਿਰਲੇ ਨੇ ਜੱਗ ਪਰਵਾਨ ਲੌਕੀ । 
ਹੁੰਦੇ ਉਹ ਸਮਾਜ ਦੀ ਜਾਨ ਲੋਕੀ। 
103 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥੨॥॥॥॥102101 40 021016110 1012 000॥॥ 


ਹੁੰਦੇ ਧਰਤ ਲਈ ਜੋ ਕੁਰਬਾਨ ਲੋਕੀ। 
“ਸੰਤ ਸਿੰਘਾ” ਆ ਕਰੀਏ ਗੁਣਗਾਨ ਬਹਿ ਕੇ, 


ਹੁੰਦੇ ਕੌਮ ਦੀ ਆਣ ਉਹ ਸ਼ਾਨ ਲੋਕੀ । 


104 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0 0੫੧ ॥੨॥॥॥॥1॥2101 40 021016110 10112 000॥॥ 


ਸਰਗ ਗਿਆਰਵਾਂ 
(ਦੋਹਿਰਾ) 
ਫੋਲ੍ਹ ਪੰਨੇ ਇਤਿਹਾਸ ਦੇ, ਜਿਹੜੇ ਬਣੇ ਮਸਾਲ। 
ਪੜ੍ਹਕੇ ਲਿਖਣੀ ਵਾਰਤਾ, ਸਾਰੇ ਪੱਖ ਖੰਘਾਲ। 


ਪਿੰਡ ਖੋਟੇ ਦੀ ਵਾਰਤਾ, ਬਦਲਣ ਰੀਤ ਰਿਵਾਜ਼। 
ਪਾਉਣ ਪਿਰਤ ਅਨੰਦ ਦੀ, ਕਰਨ ਸਮੂਹਿਕ ਕਾਜ। 


(ਬੈਂਤ) 
ਜੂਨ ਅਠਾਰਾਂ ਸੌ ਤਰੇਹਟ ਦੀ ਵਾਰਤਾ ਇਹ, 
ਨਵਾਂ ਹੋਰ ਅਧਿਆਏ ਰਚਾਉਣ (ਬਾਬਾ) ਸਤਿਗੁਰ। 
ਜਾ ਕੇ ਚੇਤਨਾ ਦੀਪ ਜਗਾਉਣ (ਬਾਬਾ) ਸਤਿਗੁਰ। 
ਨਾਮ ਦਾਨ ਇਸ਼ਨਾਨ ਦਾ ਦੇਣ ਹੋਕਾ, 
ਸਮੂਹਿਕ ਸ਼ਾਦੀਆਂ ਰਸਮ ਚਲਾਉਣ (ਬਾਬਾ) ਸਤਿਗੁਰ। 
ਨਵੀ' ਸੁਭਾ ਦੇ ਸੰਗ ਰੁਸ਼ਨਾਉਣ (ਬਾਬਾ) ਸਤਿਗੁਰ। 
ਧੀਆਂ ਤਾਈਂ' ਸਤਿਕਾਰ ਦਿਵਾਉਣ (ਬਾਸ਼ਾ) ਸਤਿਗੁਰ। 
ਬੇਦੀ ਗੱਡ ਇਕੱਠਿਆਂ ਇੱਕ ਥਾਵੇਂ, 
ਸਮੂਹਿਕ ਸ਼ਾਦੀਆਂ ਵਿਧੀ ਰਚਾਉਣ (ਬਾਬਾ) ਸਤਿਗੁਰ। 
ਭੇਲੀ ਗੁੜ ਦੀ ਨਾਰੀਅਲ ਪੌਜ ਪੈਸੇ, 
ਪੱਲੇ ਸ਼ਗਨ ਮਰਿਯਾਦਾ ਪਵਾਉਣ (ਬਾਬਾ) ਸਤਿਗੁਰ। 
ਧੁੰਮ ਪਈ ਸੀ ਸੁਣ ਪੰਜਾਬ ਅੰਦਰ, 
ਵਾਧੂ ਖਰਚਿਓਂ ਪਿੱਛਾ ਛਡਾਉਣ (ਬਾਬਾ) ਸਤਿਗੁਰ । 
ਲੋਕ ਚੇਤਨਾ ਕਰਮ ਅਰਾਧਨਾ ਦਾ, 
ਨਵੀ ਚੇਤਨਾ ਦੀਪ ਜਗਾਉਣ (ਬਾਬਾ) ਸਤਿਗੁਰ। 
105 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥੨॥॥॥॥1॥2101 410 1021016110 10112 000॥॥ 


ਰੋਸ ਜਾਗਿਆ ਪੰਡਤਾਂ ਲਾਗੀਆਂ ਵਿੱਚ, 
ਜਦੋਂ ਖੁੱਸਦੀ ਉਨ੍ਹਾਂ ਸੀ ਕਾਰ ਡਿੱਠੀ। 
ਜਦੋਂ ਬਦਲਦੀ ਉਨ੍ਹਾਂ ਨੁਹਾਰ ਡਿੱਠੀ । 
ਜਦੋਂ ਸਿਰਾਂ `ਤੇ ਪੈਂਦੀ ਸੀ ਮਾਰ ਡਿੱਠੀ । 
ਬੈਠ ਸੋਚਦੇ ਕਰਨ ਕੀ ਯਤਨ ਇਸਦਾ, 
ਬੇੜੀ ਡੋਲਦੀ ਜਦ ਮੰਝਧਾਰ ਡਿੱਠੀ । 


ਰਾਜੀ ਹੈ ਨਹੀਂ ਸੁਣਨ ਸੁਣਾਉਣ ਖਾਤਰ। 
ਬਾਗ਼ੀ ਹੁੰਦੇ ਨਾ ਮਿੱਤ ਨੇ ਕਿਸੇ ਦੇ ਜੀ, 
ਲਿਖ ਦਿੱਤੀ ਹੈ ਚਿੱਠੀ ਫੜਾਉਣ ਖਾਤਰ। 


ਚੌਕੀਦਾਰ ਦਾ ਕੰਮ ਇਤਲਾਹ ਦੇਣਾ, 
ਉਨ੍ਹਾਂ ਲਿਖ ਇਤਲਾਹ (ਸ਼ਕਾਇਤ) ਫੜਾ ਦਿੱਤੀ। 
ਚੌਕੀਦਾਰ ਨੇ ਲੈ ਸ਼ਕਾਇਤ ਕੋਲੋਂ, 
ਬਾਘੇ ਥਾਣੇ ਹੈ ਅੱਗੇ ਪਹੁੰਚਾ ਦਿੱਤੀ। 
ਪੰਜ ਸੋ ਸਿੰਘਾਂ ਦਾ ਜਥਾ ਹੈ ਨਾਲ ਲਿਖਿਆ, 
106 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0 €0੫੧ ॥੨॥॥॥॥1॥2101 ੩0 021016110 1012 000॥॥ 


ਉਨ੍ਹਾਂ ਸਾਰੀ ਵਿਉਂਤ ਬਣਾ ਦਿੱਤੀ। 
ਇੱਕ ਦੂਜੇ ਇੰਜ ਥਾਣੇ ਦੇ ਰਾਹੀਂ, 
ਟੁਕੜੀ ਜਥੇ ਦੀ ਭੈਣੀ ਰਾਹ ਪਾ ਦਿੱਤੀ। 
ਲਾਈਆਂ ਮਿਲਣ `ਤੇ ਸਖਤ ਪਾਬੰਦੀਆਂ ਨੇ, 
ਪੁਲਿਸ ਪਿੰਡ ਦੇ ਦਰ ਬਹਾ ਦਿੱਤੀ। 
ਆਊ ਸੁੱਖ ਦਾ ਸਾਹ ਉਨ੍ਹਾਂ ਸੋਚਿਆ ਸੀ, 
ਜਾਣ ਆਪਣੀ ਲਹਿਰ ਦਬਾ ਦਿੱਤੀ। 


(ਦੋਹਿਰਾ) 
ਲਾ ਬੰਦਿਸ਼ ਸਰਕਾਰ ਨੇ, ਘਰੀ ਕਰੇ ਜਦ ਬੰਦ । 
ਸੂਬੇ ਕਰਨ ਸਥਾਪਨਾ, ਨੀਯਮ ਦੇ ਪਾਬੰਦ । 


(ਬੈਂਤ) 
ਦੇਸ਼ ਭਗਤੀ ਦੀ ਸ਼ਮ੍ਹਾਂ ਜਗਾਉਣ ਖਾਤਰ। 
ਕੀਤੀ ਉਨ੍ਹਾਂ ਸਥਾਪਨਾ ਸੂਬਿਆਂ ਦੀ, 
ਘਰ ਘਰ ਆਪਣਾ ਮਿਸ਼ਨ ਪੁਚਾਉਣ ਖਾਤਰ। 
ਗੁਪਤ ਭੇਦ ਸੰਦੇਸ਼ ਹੈ ਲਾਉਣ ਖਾਤਰ । 
107 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 €0੫੧ ॥੨॥॥॥॥1॥2101 40 021016110 10112 000॥॥ 


ਮਾਲਾ ਮੁੱਖ ਸਰੇਤ ਗੁਰੂ ਧਾਰਨਾ ਦਾ, 
ਹੋਕਾ ਨਾਮ ਦਾ ਜਪਣ ਜਪਾਉਣ ਖਾਤਰ। 
ਰੱਖਣਾ ਨਾਲ ਸਰਕਾਰ ਦੇ ਰਾਬਤਾ ਨਹੀਂ, 
ਗੱਲ ਲੋਕਾਂ ਨੂੰ ਇਹ ਸਮਝਾਉਣ ਖਾਤਰ । 
ਵਧੇ ਫੁੱਲੇ ਪਰਵਾਰ ਜੋ ਫੁੱਲਵਾੜੀ, 
ਬੋਲ ਪਰ੍ਹਾ `ਚ ਕਹੇ ਪੁਗਾਉਣ ਖਾਤਰ । 
ਘਰ ਘਰ ਪਹੁੰਚੇ ਸੰਦੇਸ਼ ਜੋ ਨਾਮਧਾਰੀ, 
ਕਰਨ ਪੂਰਤੀ ਕਰਮ ਉਹ ਪਾਉਣ ਖਾਤਰ। 
ਦਾਤ ਅੰਮ੍ਰਿਤ ਦੀ ਉੱਨ ਦੀ ਦੇਣ ਮਾਲਾ, 
ਸਿੱਖੀ ਮਿਸ਼ਨ ਸਿਧਾਂਤ ਅਪਨਾਉਣ ਖਾਤਰ । 
ਔਰਤ ਜਾਤੀ ਸਤਿਕਾਰ ਵਧਾਉਣ ਖਾਤਰ । 
“ਸੰਤ ਸਿੰਘਾ” ਸਭ ਕਰੀ ਬਿਆਨ ਛੰਦਾਂ। 
ਲੋਕ ਚੇਤਨਾ ਮਨ ਜਗਾਉਣ ਖਾਤਰ। 


ਬਾਬਾ (ਗੁਰਾਂ) ਬੈਠ ਕੇ ਬਿਉੱਤ ਬਣਾਈ ਹੈ ਸੀ। 
ਪੰਜ ਸਿੰਘਾਂ ਨੂੰ ਨਾਮ ਦੇ ਸੂਬਿਆਂ ਦਾ, 
ਨਾਮਧਾਰੀ ਅੱਗੇ ਲਹਿਰ ਵਧਾਈ ਹੈ ਸੀ। 
ਇੰਗਲਿਸ਼ ਬੁੱਲ੍ਹਾਂ ਨੂੰ ਕਿਸੇ ਨਾ ਲਾਈ ਹੈ ਸੀ। 
ਪਹਿਲਾਂ ਨਾਲੋਂ ਸੀ ਚੋਖਾ ਪਰਚਾਰ ਵਧਿਆ, 
ਜੁੰਮੇਵਾਰੀ ਸਭਾਂ ਮਨੋਂ ਨਿਭਾਈ ਹੈ ਸੀ। 
ਬਾਈਕਾਟ ਸਰਕਾਰ ਦਾ ਹਰ ਪੱਖੋਂ, 
ਐਸੀ ਲਹਿਰ ਉਨ੍ਹਾਂ ਉਦੋਂ ਚਲਾਈ ਹੈ ਸੀ। 
ਪੜ੍ਹਕੇ ਦੇਖ ਇਤਿਹਾਸ ਗਵਾਹ ਇਸ ਦਾ, 
ਵਿਪਤਾ ਉਨ੍ਹਾਂ ਸਰਕਾਰ ਨੂੰ ਪਾਈ ਹੈ ਸੀ। 


108 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 40 021016110 10112 000॥॥ 


(ਦੋਹਿਰਾ) 
ਭਿਣਕ ਪਈ ਸਰਕਾਰ ਜਦ, ਸਖਤੀ ਹੋਰ ਵਧਾਇ। 
ਭੈਣੀ ਦੇ ਦਰਬਾਰ `ਤੇ, ਪਹਿਰੇ ਦੇਣ ਬਨਾਇ । 


(ਬੈਂਤ) 
ਪਈ ਭਿਣਕ ਸਰਕਾਰ ਜਦ ਕਾਰਜਾਂ ਦੀ, 
ਪਹਿਰਾ ਹੋਰ ਵੀ ਸਖਤ ਬਹਾਇਆ ਸੀ। 
ਕੀਤਾ ਸੂਬਿਆਂ ਬੰਦ ਸਰਕਾਰ ਹੈ ਸੀ, 
ਲੱਗਦਾ ਜ਼ੋਰ ਸਰਕਾਰ ਨੇ ਲਾਇਆ ਸੀ। 
ਨਜ਼ਰ ਬੰਦ ਜਦ ਪੰਜਾਂ ਸਰਕਾਰ ਕੀਤਾ, 
ਕਦਮ ਅਗਲਾ ਗੁਰਾਂ ਉਠਾਇਆ ਸੀ। 
ਡੰਕਾ ਨਾਮ ਦਾ ਇਵੇਂ ਵਜਾਇਆ ਸੀ। 
ਕਾਰਜ ਪੰਥ ਦਾ ਹੋਰ ਵਧਾਇਆ ਸੀ। 
ਮਾਂ ਬੇਲੀ ਦਾ ਪਰਚਮ ਲਹਿਰਾਇਆ ਸੀ। 
ਬਾਈਕਾਟ ਸਰਕਾਰ ਦਾ ਹਰ ਪੱਖੋਂ; 
ਤੰਤਰ ਐਸਾ ਗੁਰਾਂ ਗੁਪਤ ਚਲਾਇਆ ਸੀ। 
ਨਾਨਕ ਨਾਮ ਗੁਰੂ ਗੋਬਿੰਦ ਸਿੰਘ ਰਸਤੇ `ਤੇ, 
ਨਾਮਧਾਰੀ ਗੁਰਾਂ ਪੰਥ ਹੈ ਪਾਇਆ ਸੀ। 
ਜਿਨ੍ਹਾਂ ਏਸ਼ੀਆ ਦੀਪ ਫੈਲਾਇਆ ਸੀ । 
ਸੰਦੇਸ਼ ਪੰਜਾਬੋਂ ਨੇਪਾਲ ਵੀ ਲਾਇਆ ਸੀ। 
ਐਸਾ ਮਿਸ਼ਨ ਪਰਬੰਧ ਬਣਾਇਆ ਸੀ। 


109 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 40 021016110 10112 000॥॥ 


ਘਰ ਘਰ ਉਨ੍ਹਾਂ ਸੰਦੇਸ਼ ਪੁਜਾਇਆ ਸੀ। 

ਸੂਤ ਕੱਤਣਾ ਕਰਨੇ ਤਿਆਰ ਬਸਤਰ, 

ਹੱਥੀਂ ਕਰਨ ਦਾ ਪਾਠ ਪੜ੍ਹਾਇਆ ਸੀ। 
ਐਸਾ ਕਦਮ ਇਹ ਗੁਰਾਂ ਅਪਣਾਇਆ ਸੀ। 
ਭੈਣੀ ਦਰਬਾਰ ਸਰਕਾਰ ਫਿਰ ਸੀਲ ਕੀਤਾ, 
ਸਖਤ ਕਦਮ ਸਰਕਾਰ ਉਠਾਇਆ ਸੀ। 


ਬੀਬੀ ਹੁਕਮੀ ਸੂਬੇ ਦਾ ਮਾਣ ਪਾ ਕੇ, 
ਔਰਤ ਜਾਤੀ ਨੂੰ ਤੁਰੀ ਜਗਾਉਣ ਬੀਬੀ । 
ਔਰਤ ਜਾਤੀ ਦਾ ਮਾਣ ਵਧਾਉਣ ਬੀਬੀ। 
ਔਰਤ ਜਾਤੀ ਦਾ ਨਾਂ ਰੁਸ਼ਨਾਉਣ ਬੀਬੀ । 
ਜੀਵਨ ਜਾਂਚ ਸਤਿਕਾਰ ਵਧਾਉਣ ਬੀਬੀ । 
ਜ਼ਿੰਦਗੀ ਜਿਉਣ ਦਾ ਦਏ ਸੰਦੇਸ਼ ਲੋਕਾਂ, 
ਕੂੜ ਕਪਟ ਤੋਂ ਪਰਦਾ ਲਾਹੁਣ ਬੀਬੀ । 
ਝੰਡਾ ਚੁੱਕ ਕੇ ਹੱਥ ਬਰਾਬਰੀ ਦਾ, 
ਔਰਤ ਜਾਤੀ ਨੂੰ ਰਾਹ ਦਿਖਾਉਣ ਬੀਬੀ । 
ਹੱਕ ਸੱਚ ਇਨਸਾਫ਼ ਦਾ ਦਏ ਹੋਕਾ, 
ਜੀਵਨ ਜਾਂਚ ਹੈ ਤੁਰੀ ਸਿਖਾਉਣ ਬੀਬੀ । 
“ਸੰਤ ਸਿੰਘਾ`ਸਮਾਜ ਦੀ ਸਿਰਜਣਾ ਵਿੱਚ, 
ਚੱਲੀ ਆਪਣਾ ਹਿੱਸਾ ਹੈ ਪਾਉਣ ਬੀਬੀ। 
ਸੂਬੇ ਇਹ ਨੁਮਾਇੰਦੇ ਸਨ ਗੁਰਾਂ ਦੇ ਜੀ, 
ਹਰ ਕੋਈ ਆਪਣਾ ਕਰਮ ਕਮਾਏ ਸੂਬਾ । 
110/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥1॥2101 40 021016110 1012 000॥॥ 


ਜੋ ਜੋ ਮਿਲੇ ਹਦਾਇਤ ਜੀ ਗੁਰਾਂ ਕੋਲੋਂ, 
ਹਰ ਕੋਈ ਓਸ `ਤੇ ਫੁੱਲ ਚੜ੍ਹਾਏ ਸੂਬਾ। 
ਸਤਿ ਬਚਨ ਕਹਿ ਗੁਰਾਂ ਦੇ ਹੁਕਮ ਤਾਈਂ, 
ਰਾਹ ਸੰਗਤ ਦਾ ਹਰ ਰੁਸ਼ਨਾਏ ਸੂਬਾ । 
ਸੂਬੇ ਇਹ ਕਈ ਸਾਥੀ ਫੌਜ ਦੇ ਸਨ, 
ਸਾਧੂ ਵੇਦਾਂਤੀ ਕੋਈ ਨਾਮ ਜਪਾਏ ਸੂਬਾ। 
ਹਨ ਧਰਮ ਦੇ ਇਹ ਸਨ ਸਭੇ ਪੂਰੇ, 
ਉਪਮਾ ਨਾਮ ਗੋਬਿੰਦ ਹਰ ਗਾਏ ਸੂਬਾ। 
ਹਰ ਕੋਈ ਮਿੱਟੀ ਤੇ ਵਤਨ ਦੀ ਗੱਲ ਕਰਦਾ, 
ਕਰਨਾ ਕੌਮ ਲਈ ਕਰਮ ਸਿਖਾਏ ਸੂਬਾ । 
ਹੁਕਮ ਗੁਰਾਂ ਦੇ ਤਾਈ ਵਜਾਏ ਸੂਬਾ। 
ਮਹਿਮਾ ਗੁਰਾਂ ਦੀ ਧਰਤ ਲਈ ਕਾਜ ਕਰਨਾ, 
ਜੀਵਨ ਜਾਚ ਸੰਦੇਸ਼ ਪੁਚਾਏ ਸੂਬਾ । 


ਬਾਜ਼ ਅੱਖ ਹਕੂਮਤ ਦੀ ਕਰੇ ਕਾਰਜ, 
ਓਸ ਆਪਣਾ ਜਾਲ ਵਿਛਾਇ ਦਿੱਤਾ। 
ਪਹਿਰਾ ਕਈਆਂ `ਤੇ ਘਰੀ” ਬਿਠਾਇ ਦਿੱਤਾ। 
ਲਾਈਆਂ ਮਿਲਣ ਤੇ ਸਖਤ ਪਾਬੰਦੀਆਂ ਸਨ, 
ਨੌਕਰਸ਼ਾਹੀ ਨੇ ਹੁਕਮ ਵਜਾਇ ਦਿੱਤਾ। 
“ਸੰਤ ਸਿੰਘਾ” ਭੈਣੀ ਦਰਬਾਰ ਦਰ `ਤੇ, 
ਰੋਕਾਂ ਤਾਈ' ਸੀ ਉਨ੍ਹਾਂ ਵਧਾਇ ਦਿੱਤਾ। 
(ਦੋਹਿਰਾ) 
ਪਾਬੰਦੀਆਂ ਦਰਾਂ `ਤੇ. ਲਾ ਭੈਣੀ ਦਰਬਾਰ। 
ਅਫ਼ਸਰਸ਼ਾਹੀ ਹਿੰਦ ਦੀ, ਸੰਗਤ ਕਰੇ ਖੁਆਰ। 


111 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 58000 08001 5001 0 €0੫੧ ॥੨॥॥॥॥1॥2101 40 021016110 10112 000॥॥ 


ਹੋਏ ਤਲਾਸ਼ੀ ਸਭ ਦੀ, ਆਵੇ ਜੋ ਗੁਰ ਦੁਆਰ। 
ਸਾਰੇ ਪੱਖ ਖੰਘਾਲਦੀ, ਮੋਕੇ ਦੀ ਸਰਕਾਰ। 


ਕੂਕੇ ਸਿੰਘ ਹਜੂਰ ਦੇ, ਭਰਨ ਹਾਜ਼ਰੀ ਆਣ । 
ਦਰਸ਼ਨ ਕਰਦੇ ਗੁਰਾਂ ਦੇ, ਕਰਦੇ ਬਹਿ ਗੁਣਗਾਨ । 


ਕਮਿਸ਼ਨਰ ਅੰਬਾਲਾ ਆ, ਭੈਣੀ ਮਾਰੀ ਝਾਤ। 
ਬੈਠ ਗੁਰਾਂ ਦੇ ਸਾਹਮਣੇ, ਕੀਤੀ ਸੀ ਉਸ ਬਾਤ। 


ਬਹਿ ਕੇ ਗੁਰ ਦੇ ਸਾਹਮਣੇ, ਕੀਤੀ ਫੇਰ ਵਿਚਾਰ । 
ਦਿੱਤੇ ਗੁਰਾਂ ਜਵਾਬ ਸਨ, ਸ਼ਾਂਤ ਚਿੱਤ ਤਕਰਾਰ। 


(ਕਬਿੱਤ) 

ਆ ਕਮਿਸ਼ਨਰ ਲਿਆ, ਜਾਇਜ਼ਾ ਹੈ ਹਾਲਾਤ ਦਾ, 
ਆਹਮੇਂ ਸਾਮੇਂ ਬੈਠ ਫਿਰ, ਹੋਈ ਗੱਲਬਾਤ ਸੀ। 
ਆਖਿਆ ਸੀ ਗੁਰਾਂ ਤਾਈਂ, ਮਾਰੋ ਤੁਸੀਂ ਝਾਤ ਜੀ। 
ਬੜਾ ਕੁਝ ਹੁੰਦਾ ਕਹੇ, ਹੈ ਜੀ ਸਰਕਾਰ ਹੱਥ, 
ਬਾਜ਼ ਅੱਖੋਂ ਛੁਪਦੇ ਨਾ, ਕਦੇ ਨੇ ਹਾਲਾਤ ਜੀ । 
ਸੂਬੇ ਥੇਡੇ ਅਸਾਂ ਕੀਤੇ, ਘਰੀ' ਨੇ ਨਜ਼ਰਬੰਦ, 
ਹੁਣ ਕਿਸ ਤਾਈਂ ਕਿੰਜ, ਭੇਜੋਂਗੇ ਸੁਗਾਤ ਜੀ। 


ਸੁਣ ਕੇ ਬਚਨ ਅੱਗੋਂ, ਹੱਸ ਗੁਰੂ ਬੋਲਦੇ ਨੇ, 
ਇੱਕ ਸਰਕਾਰ ਥੋਡੀ, ਕੰਨੀ ਗੱਲ ਪਾ ਦਿਆਂ। 
(ਗੁਰੂ) ਰਾਮ ਸਿੰਘ ਹਰ ਘਰੇ, ਦੇਖਿਓ ਬਣਾ ਦਿਆਂ। 
ਸੁਣ ਕੇ ਗੁਰਾਂ ਦੇ ਮੁੱਖੋਂ, ਬੋਲ ਉਹ ਕ੍ਰਾਂਤੀ ਵਾਲੇ, 
ਨੀਵੀ ਪਾ ਕੇ ਖੜ੍ਹਾ ਹੋਇਆ, ਥੋਨੂੰ ਸਮਝਾ ਦਿਆਂ। 
112 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 410 021016110 1012 000॥॥ 


ਮੱਥੇ ਤੇ ਸ਼ਿਕਨ ਹੈ ਨਾ, ਚਿਹਰੇ ਸੀ ਜਲਾਲ ਗੁਰਾਂ, 
ਹਾਲ ਸਾਰੀ ਵਾਰਤਾ ਦਾ, ਸੰਗਤੇ ਬਤਾ ਦਿਆਂ। 


ਚੜ੍ਹਦੀ ਕਲਾ ਦੇ ਵਿੱਚ, ਦਿੱਤਾ ਸੀ ਜਵਾਬ ਗੁਰਾਂ, 
ਸੁਣ ਕੇ ਕਮਿਸ਼ਨਰ, ਝੱਟ ਨੀਵੀਂ ਪਾਈ ਸੀ। 
ਗੁਰਾਂ ਨੇ ਜੀ ਉਸ ਤਾਈਂ, ਗੱਲ ਸਮਝਾਈ ਸੀ। 
ਉੱਠਿਆ ਸੀ ਟੇਢੀ ਨਿਗ੍ਹਾ, ਦੇਖਦਾ ਗੁਰਾਂ ਦੇ ਵੱਲ, 
ਜਾਂਦੇ ਹੋਏ ਉਸ ਨੇ ਨਾ, ਅੱਖ ਜੀ ਮਿਲਾਈ ਸੀ। 
ਪਹਿਰਾ ਸੀ ਸਖਤ ਕੀਤਾ, ਹੋਰ ਦਰਬਾਰ ਉੱਤੇ, 
ਦਰ ਦਰਬਾਰ ਚੋਕੀ, ਪੱਕੀ ਜੀ ਬਹਾਈ ਸੀ। 


113 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0 €0੫੧ ॥੨॥॥॥॥1॥2101 40 021016110 10112 000॥॥ 


ਸਰਗ ਬਾਰ੍ਹਵਾੰ 
(ਦੋਹਿਰਾ) 
ਵਿਚ ਪਾਬੰਦੀ ਬੀਤਗੇ, ਪੂਰੇ ਸਨ ਤਿੰਨ ਸਾਲ। 
ਆਖਰ ਢਿੱਲ ਸਰਕਾਰ ਨੇ, ਦਿੱਤੀ ਘੋਖ ਖੰਘਾਲ। 


(ਕਬਿੱਤ) 
ਦਿੱਤੀ ਸੀ ਪਾਬੰਦੀਆਂ `ਚ, ਢਿੱਲ ਸਰਕਾਰ ਨੇ। 
ਮਿਲੀ ਨਾ ਸੀ ਖੋਟ ਕੋਈ, ਖੂਬ ਛਾਣ ਪੁਣ ਕੀਤੀ, 
ਸੁਖ ਦਾ ਸੀ ਸਾਹ ਲਿਆ, ਗੋਰੀ ਸਰਕਾਰ ਨੇ। 
ਆਈ ਸੀ ਬਸੰਤ ਰੁੱਤ, ਚੜ੍ਹਿਆ ਸਤਾਹਟ ਸੀ, 
ਲਿਖ ਰੁੱਕਾ ਭੇਜਿਆ ਸੀ, ਭੈਣੀ ਦਰਬਾਰ ਨੇ। 
ਸੰਗਤ ਮਨਾਉਣਾ ਹੋਲਾ, ਚਾਹੁੰਦੀ ਅਨੰਦਪੁਰ, 
ਸਾਫ਼ ਤੇ ਸਪੱਟ ਲਿਖੇ, ਆਪਣੇ ਵਿਚਾਰ ਨੇ। 


ਲਿਖਿਆ ਗੁਰਾਂ ਨੇ ਸਾਫ਼, ਦਿਓ ਨਾ ਉਲਾਂਭਾ ਫਿਰ, 
ਸੰਗਤ ਨੇ ਕੀਤਾ ਕੋਈ, ਜੇ ਹੈ ਨੁਕਸਾਨ ਜੀ। 
ਗੁਰਾਂ ਦੇ ਅਸ਼ੀਰਵਾਦ, ਚੜ੍ਹਦੀ ਕਲਾ ਦੇ ਲਈ, 
ਲੈਣੀ ਪਰਵਾਨਗੀ ਹੈ, ਕੀਤਾ ਹੈ ਬਿਆਨ ਜੀ। 
ਸਿੱਖੀ ਆਨ ਬਾਨ ਨਾਲ, ਸਜਣ ਦੀਵਾਨ ਦੇਖੋ 
ਕੀਤਾ ਹੈ ਜ਼ਿਕਰ ਖੋਲ੍ਹ, ਕਰਨਾ ਧਿਆਨ ਜੀ। 
“ਸੰਤ ਸਿੰਘਾ” ਜ਼ਿੰਦਗੀ `ਚ, ਹੁੰਦੇ ਨੇ ਸਬੱਬੀ ਮੇਲੇ 
ਹੋਵੇ ਅਰਦਾਸ ਜਦੋਂ, ਧੁਰ ਪਰਵਾਨ ਜੀ। 
(ਦੋਹਿਰਾ) 
ਪੜ੍ਹਕੇ ਖ਼ਤ ਦਰਬਾਰ ਦਾ, ਫੇਰ ਕਰਨ ਪੜਤਾਲ । 
ਡੀ. ਸੀ. ਐਸ. ਪੀ. ਆਣ ਕੇ, ਪੂਰੇ ਲਸ਼ਕਰ ਨਾਲ । 
114 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 । €0੫੧ ॥॥੨॥॥॥॥1॥2101 40 021016110 1012 000॥॥ 


ਖੁੱਲ੍ਹ ਮਿਲੀ ਸਰਕਾਰ ਤੋਂ, ਹੋਏ ਹੱਲ ਸਵਾਲ। 
ਨਾਮਧਾਰੀ ਗੁਰੂ ਪੰਥ ਦਾ, ਹੋਲਾ ਬਣੇ ਮਿਸਾਲ। 


(ਕਬਿੱਤ) 

ਆ ਗਿਆ ਜਵਾਬ ਜਦੋਂ, ਹੈ ਸੀ ਸਰਕਾਰ ਦਾ ਜੀ, 
ਗੱਡੇ ਜੋੜ ਪੈਦਲ ਨੇ, ਤੁਰੇ ਜਾਂਦੇ ਲੋਕ ਰਾਹੀਂ, 
ਵੱਲ ਨੇ ਅਨੰਦਪੁਰ, ਬਿਨਾਂ ਅਸਵਾਰੀਆਂ। 
ਚੜ੍ਹਿਆ ਜਲਾਲ ਮੁੱਖ, ਲੱਥਦੀ ਸੀ ਦੇਖ ਭੁੱਖ, 
ਗੂੰਜਦੇ ਨੇ ਛੇਣੇ ਉੱਚੀ, ਲਾਉਣ ਕਿਲਕਾਰੀਆਂ। 
ਚਿੱਟੇ ਦੁੱਧ ਕੱਪੜੇ ਨੇ, ਖਾਸ ਜੀ ਲਿਬਾਸ ਤਨ, 

ਜਿਉਂ ਹੰਸ ਲਾਉਣ ਜੀ, ਸਰੋਵਰਾਂ `ਚ ਤਾਰੀਆਂ। 


ਅਫ਼ਸਰਸ਼ਾਹੀ ਜੋਸ਼, ਦੇਖ ਰਹਿ ਗਈ ਦੰਗ ਜੀ। 
ਪੂਰੇ ਸੀ ਜੋਬਨ ਵਿੱਚ, ਚੜ੍ਹਿਆ ਮਜੀਠ ਰੰਗ, 
ਦੇਖ ਕੇ ਸਲੀਕਾ ਲੋਕੋ, ਦੇਖ ਸਾਦਾ ਢੰਗ ਜੀ। 
ਸਜਦੇ ਦੀਵਾਨ ਲੋਕੀ, ਸੁਣਦੇ ਨੇ ਗਾਥਾ ਬੈਠ, 
ਸੂਰਬੀਰ ਯੋਧਿਆਂ ਦੀ, ਸਿੱਖੀ ਪਰਸੰਗ ਜੀ । 
ਵੱਖਰਾ ਹੀ ਭੇਖ ਲੋਕੋ, ਵੱਖਰਾ ਹੀ ਰੰਗ ਜੀ। 


ਸੁਣਦੇ ਗੁਰਾਂ ਦਾ ਜਸ, ਨੀਵੀ ਕਰ ਧੋਣ ਜੀ। 
ਤਖਤ ਅਨੰਦਪੁਰ, ਸੀਸ ਨੂੰ ਝੁਕਾਉਣ ਜੀ। 
ਗੁਰੂ ਰੂਪ ਸੰਗਤ ਦੀ, ਚਰਨ ਧੂੜ ਲਾ ਮੱਥੇ, 
115 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥॥੨॥॥॥॥102101 410 021016110 10112 000॥॥ 


ਗੁਰਾਂ ਤੋਂ ਅਸ਼ੀਰਵਾਦ, ਸੰਗਤਾਂ ਜਾ ਪਾਉਣ ਜੀ। 
ਰਹਿ ਮਰਿਯਾਦਾ ਵਿੱਚ, ਉਪਮਾ ਗੁਰਾਂ ਦੀ ਸੁਣ, 
ਚੜ੍ਹਦੀ ਕਲਾ `ਚ ਜਸ, 'ਕੱਠਿਆਂ ਬਹਿ ਗਾਉਣ ਜੀ। 


ਮਾਣੇ ਰੰਗ ਸੰਗਤ ਨੇ, ਕੀਤੀ ਅਰਦਾਸ ਖੜ੍ਹ, 

ਸਜੇ ਕੂਕੇ ਸਿੰਘ ਵਿੱਚ, ਗਿਣਤੀ ਹਜ਼ਾਰ ਜੀ। 

ਭੈਣੀ ਦਰਬਾਰ ਦੀ ਸੀ, ਉਪਮਾ ਜ਼ੁਬਾਨ ਉੱਤੇ, 
ਸ਼ਰਨ `ਚ ਆਏ ਲੋਕੋ, ਕਈ ਪਰਵਾਰ ਜੀ। 

ਸੋਂਹਦੇ ਤਨਾਂ ਉੱਤੇ ਲੋਕੋ, ਸਿੱਖੀ ਨੇ ਕਰਾਰ ਜੀ। 
“ਸੰਤ ਸਿੰਘਾ” ਸਿਰ ਹੋਈ, ਉਪਮਾ ਆਪਾਰ ਜੀ। 


ਭਰਿਆ ਸੀ ਖੂਬ ਮੇਲਾ, ਬੜੇ ਹੀ ਸਲੀਕੇ ਵਿੱਚ, 
ਕਾਇਮ ਕੀਤੀ ਸੰਗਤ, ਪਿਆਰ ਦੀ ਮਿਸਾਲ ਹੈ। 
ਪਿਆ ਪਰਭਾਵ ਐਸਾ, ਹੈ ਸੀ ਸਰਕਾਰ ਉੱਤੇ, 
ਨਾਮਧਾਰੀ ਸੰਗਤ ਦਾ, ਦੇਖ ਢੰਗ ਚਾਲ ਹੈ। 
ਦੇਖ ਕੇ ਸਲੀਕਾ ਲੋਕੋ, ਪ੍ਰੀਤ ਵਾਲੀ ਘਾਲ ਹੈ। 
ਲਿਖਣਾ ਹੈ ਘੇਖ ਕੇ ਤੂੰ, ਪੂਰਾ ਸੱਚ ਭਾਲ ਹੈ। 
(ਦੋਹਿਰਾ) 
ਦੇਖ ਪਰਖ ਸਰਕਾਰ ਨੇ, ਦਿੱਤੀ ਰੋਕ ਹਟਾਇ। 
ਨਾਮਧਾਰੀਆਂ ਘੋਲਦਾ, ਦਿੱਤਾ ਬਿਗਲ ਬਜਾਇ। 
(ਕਬਿੱਤ) 
ਗੁਰਾਂ ਦੇ ਬਚਨ ਉੱਤੇ, ਪਹਿਰਾ ਦਿੱਤਾ ਕੂਕਿਆਂ ਨੇ, 
ਸਭੇ ਸਰਕਾਰੀ ਸਨ, ਸਹੂਲਤਾਂ ਵਿਸਾਰੀਆਂ। 
116 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ੧3੧0181ਇ॥0੫੧6001੫1.60।। 


ਹੱਥੀਂ ਕੱਤ ਸੂਤ ਆਪ, ਖੱਡੀਆਂ `ਤੇ ਬੁਣਦੇ ਨੇ। 
ਚਾਦਰਾਂ, ਦੁਪੱਟੇ, ਖੇਸ, ਸਣੇ ਫੁੱਲਕਾਰੀਆਂ। 
ਖੇਡਦੇ ਨੇ ਖੇਡਾਂ ਰਲ, ਪੇਂਡੂ ਜੋ ਪਿਆਰੀਆਂ। 
ਡਾਕ-ਤਾਰ ਪਰਬੰਧ, ਕੀਤਾ ਸਭ ਆਪਣਾ ਹੈ, 

ਥਾਣੇ ਤਹਿਸੀਲਾਂ ਵੀ ਨੇ, ਮਨਾਂ `ਚੋਂ ਵਿਸਾਰੀਆਂ। 


ਆਪੇ ਆਪਣੇ ਨੇ ਕੰਮ, ਸਾਂਭੇ ਸਭੇ ਸੂਬਿਆਂ ਨੇ, 
ਪੂਰੀ ਜੀ ਲਗਨ ਨਾਲ, ਕਰਦੇ ਨੇ ਕਾਰ ਜੀ। 
ਕਰਦੇ ਨੇ ਮਿਹਨਤਾਂ, ਵਧਿਆ ਆਕਾਰ ਜੀ। 
ਜਾਂਦੀਆਂ ਪੰਜਾਬੋਂ ਲੋਕੋ, ਕਾਬਲ ਕੰਧਾਰ ਜੀ। 
ਸਿੱਧਾ ਹੀ ਮਿਲਾਪ ਕੀਤਾ, ਐਸਾ ਹੈ ਪਸਾਰ ਜੀ। 


ਥਾਣੇ ਤੇ ਕਚਹਿਰੀਆਂ ਤੋਂ, ਤੋੜਿਆ ਹੈ ਨਾਤਾ ਲੋਕੋ, 
ਕਰਦੇ ਨੇ ਹੱਲ ਬੈਠ, ਰਲ਼ ਦੁਸ਼ਵਾਰੀਆਂ। 
ਬੜੇ ਹੀ ਸਾਹਸ ਨਾਲ, ਸੋਚਾਂ ਨੇ ਉਭਾਰੀਆਂ। 
ਪੀਣ ਨਾ ਬੋਕੇ ਦਾ ਦੇਖੋ, ਸੁੱਚਮਾਂ ਨੇ ਸਾਰੀਆਂ। 
ਬਾਈਕਾਟ ਕੀਤਾ ਹੈ ਜੀ, ਨਰ ਅਤੇ ਨਾਰੀਆਂ। 
ਭੈਣੀ ਦਰਬਾਰ ਜਾ ਕੇ, ਸ਼ਾਦੀਆਂ ਰਚਾਉਣ ਜੀ। 
117 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ੧3੧01॥੪1ਇ॥0%੧6001੫1.60।। 


ਆਉਣ ਗੁਰੂ ਚਰਨੀ, ਸੀਸ ਨੂੰ ਝੁਕਾਉਣ ਜੀ । 
ਨਾਮਧਾਰੀ ਪੰਥ ਤਾਈਂ, ਲੋਕ ਵਡਿਆਉਣ ਜੀ । 
ਮਿਲੇ ਸਤਿਕਾਰ ਧੀਆਂ, ਮਾਣ ਘਰੀ ਪਾਉਣ ਜੀ। 


118 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0 €0੫੧ ॥੨॥॥॥॥1॥2101 40 021016110 10112 000॥॥ 


ਸਰਗ ਤੇਰ੍ਹਵਾਂ 
(ਦੋਹਿਰਾ) 
ਸੰਨ ਸਤਾਹਟ ਵਰ੍ਹੇ ਦੀ, ਦੀਵਾਲੀ ਤਿਉਹਾਰ। 
ਅੰਮ੍ਰਿਤਸਰ ਮਨਾਉਣ ਲਈ, ਹੋਇਆ ਪੰਥ ਤਿਆਰ। 
ਚਾਰੇ ਪਾਸੇ ਰੌਣਕਾਂ, ਸੰਗਤ ਕਰਦੀ ਨ੍ਹੈਣ। 
ਗੁਰਬਾਣੀ ਰਸ ਭਰ ਰਹੀ, ਵਿੱਚ ਰੁਮਕਦੀ ਪੌਣ। 
ਸੰਗਤ ਆਈ ਚੱਲ ਕੇ, ਨਾਮਧਾਰੀ ਗੁਰ ਨਾਲ। 
ਕੱਠ ਚੁਫੇਰੇ ਹੈ ਉਨ੍ਹਾਂ, ਪੂਰੇ ਵਿੱਚ ਜਲਾਲ । 
ਰੰਗ ਸਫੈਦ `ਚ ਰੰਗਿਆ, ਹੈ ਸੀ ਸਾਰਾ ਸ਼ਹਿਰ। 
ਜੋਬਨ ਨਾਨਾਂ ਮਾਰਦਾ, ਜਿਵੇਂ ਸਾਗਰੀ' ਲਹਿਰ। 
ਨਾਲ ਖੁਸ਼ੀ ਦੇ ਮਾਣਦੇ, ਲੋਕ ਗੁਰ ਦਾ ਸੰਗ। 
ਅਘ ੮ ੮ ੨ ੨ 
ਚਰਨ ਸੇਵਕ ਨੇ ਬਣ ਰਹੇ, ਐਸਾ ਚੜ੍ਹਿਆ ਰੰਗ। 
ਹਰਿ ਮੰਦਰ ਦਰ ਗੁਰਾਂ ਦਾ, ਸਿਫ਼ਤੀ ਦਾ ਦਰਬਾਰ। 
ਕੀਤੀ ਬੈਠ ਅਰਾਧਨਾ, ਨਤਮਸਤਕ ਹੋ ਦੁਆਰ । 


ਹਰਿ ਮੰਦਰ ਵਿੱਚ ਸੇਵਕਾਂ, ਤੋਂ ਪਾਇਆ ਸਨਮਾਨ। 
ਸੱਚਾ ਸਾਹਿਬ ਜਾਣਦਾ, ਸਾਰੇ ਵਿਧੀ ਵਿਧਾਨ। 


ਡਰੇ ਪੁਜਾਰੀ ਤਖਤ ਦੇ, ਮੱਥੇ ਪਾਏ ਵੱਟ। 
ਪਰ ਸਭ ਰਹੇ ਅਡੋਲ ਨੇ, ਦੇਖ ਸਮਝਗੇ ਝੱਟ। 


ਰਹੀ ਦੀਵਾਲੀ ਸ਼ਾਂਤ ਸੀ, ਹੋਈ ਕਾਇਮ ਮਿਸਾਲ। 


119 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


5।। 28000 98001 5॥0। 3। ੬0੫9 


ਏਸ ਵਰ੍ਹੇ ਤਿਉਹਾਰ ਇਹ, ਭਰਿਆ ਖੂਬ ਕਮਾਲ । 


ਨਤਮਸਤਕ ਹੋ ਗੁਰੂ ਘਰ, ਤੁਰੇ ਮਾਲਵੇ ਵੱਲ । 
ਹੋਕਾ ਦੇਂਦੇ ਨਾਮ ਦਾ, ਰਾਜ ਖਾਲਸਾ ਗੱਲ। 


ਭੰਡਣ ਸਾਧ ਪਖੰਡੀਆਂ, ਕਰਨ ਧਰਮ ਪਰਚਾਰ । 
ਨਸ਼ੇ ਕੁਰਹਿਤੋਂ ਵਰਜਦੇ, ਕਰਦੇ ਲੋਕ ਸੁਧਾਰ। 


ਕਰੀ ਯਾਤਰਾ ਮਾਲਵੇ, ਸਿੱਖੀ ਦਾ ਪਰਚਾਰ। 
ਛੱਟਾ ਦਿੱਤਾ ਨਾਮ ਦਾ, ਸਤਿਗੁਰ ਨਾਮ ਆਧਾਰ। 


ਸੰਨ ਅਠਾਹਟ ਆ ਗਿਆ, ਮਾਘੀ ਦਾ ਤਿਉਹਾਰ। 
ਨਤਮਸਤਕ ਨੂੰ ਪਹੁੰਚਗੇ, ਹੈ ਸਨ ਗੁਰ ਦਰਬਾਰ । 


ਕੱਠੇ ਹੋ ਪੁਜਾਰੀਆਂ, ਸਾਹਵੇਂ ਲਾਈ ਰੋਕ । 
ਗੁਰ ਘਰ ਬੂਹੇ ਝੰਬ ਤੇ, ਸਾਹਵੇਂ ਤਾਕਤ ਝੋਕ । 


(ਕਬਿੱਤ) 
ਕੱਠੇ ਹੋ ਪੁਜਾਰੀਆਂ ਨੇ, ਰਸਤਾ ਸੀ ਰੋਕ ਲਿਆ, 
ਕੀਤਾ ਫੁਰਮਾਨ ਹੈ ਸੀ, ਤਨਖਾਹ ਲੁਆਉਣ ਦਾ। 
ਸੰਗਤਾਂ `ਚ ਰੋਸ ਹੈ ਸੀ, ਛਾਈ ਸੀ ਮਾਯੂਸੀ ਸੁਣ, 
ਸਮਾਂ ਨਹੀ ਕਿਸੇ ਕੋਲੇ, ਦੁੱਖੜੇ ਸੁਣਾਉਣ ਦਾ। 
ਦੇਹਲੀ ਕਰ ਸਿਜਦਾ, ਰੁਖ਼ ਸੀ ਪਿਛਾਂਹ ਕੀਤਾ, 
ਵਕਤ ਵਿਚਾਰ ਉਨ੍ਹਾਂ, ਸਮਾਂ ਨਹੀਂ ਗਵਾਉਣ ਦਾ। 
ਪੂਰੇ ਸੀ ਜਲਾਲ ਵਿੱਚ, ਨਾਮਧਾਰੀ ਪੌਥ ਲੋਕੋ, 
ਪੜ੍ਹਿਆ ਲਿਖਾਂ ਮੈਂ ਕੰਮ, ਨਹੀਂ ਵਡਿਆਉਣ ਦਾ। 


ਹਰ ਪਾਸੇ ਅਫ਼ਸਰ, ਭੇਜਦੇ ਰਿਪੋਟਾਂ ਲਿਖ, 
120 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


(31੧01੧1੮॥0੫੧600118.60। 


ਭੇਜਦੇ ਨੇ ਹਾਲ ਲਿਖ, ਸਾਰਾ ਸਰਕਾਰ ਨੂੰ । 
ਨਾਨਕ ਗੋਬਿੰਦ ਰੂਪ, ਮੰਨਦੀ ਸੰਗਤ ਗੁਰਾਂ, 
ਹੇਰ ਕਿਸੇ ਮੰਨਦੀ ਨਾ, ਦੇਖੋ ਅਵਤਾਰ ਨੂੰ । 
ਆਏ ਜੱਗ ਤਾਰਨੇ ਨੂੰ, ਰੂਪ ਨੇ ਗੁਰਾਂ ਦੇ ਵਿੱਚ, 
ਪੁੱਛਿਆ ਜੇ ਕਿਸੇ ਦੱਸੇ, ਪਰਉਪਕਾਰ ਨੂੰ । 
“ਸੰਤ ਸਿੰਘਾ” ਮੰਨਦੇ ਨੇ, ਰੂਪ ਜੀ ਗੋਬਿੰਦ ਉਨ੍ਹਾਂ, 
ਪੁੱਛਿਆ ਹੈ ਜਦੋਂ ਅਸਾਂ, ਕਿਸੇ ਨਰ ਨਾਰ ਨੂੰ। 


(ਸਿਰਖੰਡੀ ਛੰਦ) 
ਚੜ੍ਹਿਆ ਜੋਬਨ ਰੰਗ, ਗੁਲਸ਼ਨ ਮਹਿਕਿਆ। 
ਪੱਤ ਨੇ ਹਰੇ ਕਚੂਰ, ਹਰ ਇੱਕ ਸ਼ਾਖ 'ਤੇ। 
ਆਈ ਰੁੱਤ ਬਸੰਤ, ਸਮਾਂ ਸੁਹਾਵਨਾ। 
ਭੋਰੇ ਤਿਤਲੀਆਂ ਲੈਣ, ਫੁੱਲ ਸੁਰੰਧੀਆਂ। 


ਉਪਮਾ ਫੈਲੀ ਦੂਰ, ਗੁਰ ਦਰਬਾਰ ਦੀ । 
ਢਾਡੀ ਵਾਰਾਂ ਗਾਉਣ, ਚੜ੍ਹਦੈ ਜੋਸ਼ ਸੁਣ । 
ਸਜਦੇ ਜਦ ਦਰਬਾਰ, ਨਾਮਧਾਰੀਆਂ। 


ਚਿੱਟੇ ਦੁੱਧ ਬਸਤਰ, ਨਜ਼ਰੀ' ਪੈ ਰਹੇ। 
ਸਾਰੇ ਵਿਚ ਪੰਡਾਲ, ਖਿੜ੍ਹੀ ਕਪਾਹ ਜਿਉਂ । 
ਪੂਰੇ ਵਿਚ ਜਲਾਲ, ਸੰਗਤ ਜੁੜ ਰਹੀ। 
ਦਿਸਦੀ ਡਾਢੀ ਘਾਲ, ਘਾਲੀ ਸਤਿਗੂਰਾਂ। 


ਪੂਰੇ ਸੁਰ ਤੇ ਤਾਲ, ਛੇਣੇ ਛਣਕਦੇ । 
ਢੋਲਕ ਦੀ ਸੰਗ ਤਾਲ, ਉੱਚੇ ਸੁਰਾਂ ਵਿੱਚ । 
ਝੂੰਮੇਂ ਸੰਗਤ ਨਾਲ, ਤਾਲ ਛੇਣਿਆਂ। 
ਹੈ ਇਹ ਰੌਗ ਕਮਾਲ, ਲੋਕੋ ਪੰਥ ਦਾ। 
121 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 58000 08001 5001 0। 0੫੧ ॥॥੨॥॥॥॥1॥2101 40 021016110 1012 000॥॥ 


ਬਣੇ ਸਵਰਗਾਂ ਢਾਲ, ਰੰਗ ਪੰਡਾਲ ਦਾ । 
ਸਜਦੇ ਨੇ ਦਰਬਾਰ, ਜਿਸ ਥਾਂ ਬੈਠਦੇ। 
ਮਹਿਕੇ ਸ਼ਬਦੀ' ਪੌਣ, ਕਥਾ ਅਕਾਲ ਦੀ । 
ਲਾਉਣ ਜਦੋਂ ਦੀਵਾਨ, ਬਾਬਾ ਬੈਠਦੇ। 


ਚਿਹਰੇ ਝਲਕੇ ਨੂਰ, ਰੱਬੀ ਰੂਪ ਹੈ। 
ਭਖਣ ਜਿਉਂ ਅੰਗਿਆਰ, ਚੜ੍ਹਦੇ ਭਾਨ ਦੇ। 

ਮੂੰਹੋਂ ਕਿਰਦੇ ਫੁੱਲ, ਜਦ ਨੇ ਬੋਲਦੇ। 
ਹੈ ਇੱਕ ਰੱਬੀ ਨੂਰ, ਬਾਬਾ ਰਾਮ ਸਿਉਂ। 


ਦੇਖ ਚੜ੍ਹਾਈ ਪੰਥ, ਹਿੱਲੀ ਸਰਕਾਰ। 
ਵਧਦਾ ਦੇਖ ਅਧਾਰ, ਸਖਤੀ ਕਰ ਰਹੀ। 
ਡਾਢਾ ਕਰਨ ਖੁਆਰ, ਰਾਹੀ” ਸੰਗਤਾਂ। 
ਜੋ ਭੈਣੀ ਦਰਬਾਰ, ਸੰਗਤ ਆਂਵਦੀ । 


ਤੁਰੇ ਵੇਚ ਘਰ ਬਾਰ, ਲੋਕ ਹਿਸਾਰ ਤੋਂ। 
ਭੈਣੀ ਦੇ ਦਰਬਾਰ, ਭੇਟਾ ਦੇਣ ਨੂੰ। 

ਘਟਨਾ ਅਠਾਰਾਂ ਸੌ, ਉਨਹੱਤਰ ਲਿਖਿਆ। 

ਫਰਵਰੀ ਵਾਕਾ ਖਾਸ, ਵਿੱਚ ਇਤਿਹਾਸ ਦੇ। 


ਥਰਾਜ ਵਾਲੇ ਕੋਲ ਘਟਨਾ ਵਾਪਰੀ । 
ਹੋਏ ਬੋਲ ਕੁਬੋਲ, ਦੋਹਾਂ ਪਾਸਿਓਂ । 

ਖੋਹ ਪੁਲਿਸ ਧਨ ਮਾਲ, ਥਾਣੇ ਡੱਕਿਆ। 

ਮੁਕਤਸਰ ਥਾਣੇ ਆਣ, ਡਿਪਟੀ ਆਪ ਖ਼ੁਦ । 

ਜਥੇਦਾਰ ਮਸਤਾਨ, ਸਣੇ ਸਾਥੀਆਂ। 
ਕੀਤੇ ਥਾਣੇ ਬੰਦ, ਦੱਸ ਬਗ਼ਾਵਤੀ । 

122 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 

5।। 58000 08001 5001 0। 0੫੧ ੧3੧01॥੪1ਇ॥0੫੧6001੫1.60।। 


ਦੇਣ ਸਜ਼ਾਵਾਂ ਸਖਤ, ਕਰ ਜੁਰਮਾਨਿਆਂ। 
ਖੜ੍ਹਦੇ ਪੜ੍ਹ ਪੜ੍ਹ ਲੂੰ, ਨੇ ਇਤਿਹਾਸ ਨੂੰ। 


123 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


ਮਹਾਰਾਜ ਰਣਬੀਰ ਜੀ, ਰਾਜ ਕਰੇ ਕਸ਼ਮੀਰ। 
ਕਿਰਪਾ ਰਾਮ ਓਸ ਦਾ, ਮੌਤਰੀ ਮੁੱਖ ਵਜ਼ੀਰ। 


ਗਏ ਸਿਆਲਾਂ ਵੱਲ ਜਦ, ਕਰਦੇ ਗੁਰ ਪਰਚਾਰ। 
ਜਥਾ ਉਨ੍ਹਾਂ ਨੇ ਭੇਜਿਆ, ਸੀ ਰਾਜੇ ਦਰਬਾਰ। 


ਹੀਰਾ ਸਿੰਘ ਸੰਢੇਰਿਓਂ, ਤਾਰਾ ਸਿੰਘ ਦੇ ਨਾਲ। 
ਰਜ਼ਾ ਵੇਦਾਂਤੀ ਗੁਰੂ ਦੀ, ਰਾਜਾ ਕਰੇ ਖਿਆਲ। 


ਨਾਲ ਰਜ਼ਾ ਗੁਰ ਆਪਣੇ, ਭਰਤੀ ਕਰੇ ਅਖੀਰ। 
ਗਿਲਗਤ ਦੀ ਸਰਹੱਦ `ਤੇ, ਤਾਇਨਾਤ ਇਹ ਬੀਰ। 


ਇੱਕ ਰੁਪਈਆ ਵੱਧ ਸੀ, ਵੇਤਨ ਦਿੱਤਾ ਖਾਸ। 
ਰਾਜਾ ਹੈ ਨਾ ਸੁਣ ਰਿਹਾ, ਰਹੇ ਵਜ਼ੀਰ ਉਦਾਸ। 


ਗਊ ਰੱਖਿਅਕ ਮਿਸ਼ਨ ਦੀ, ਆਖ਼ਰ ਲੈ ਉਸ ਆੜ । 
ਮਹਾਰਾਜ ਸੀ ਚੁੱਕਿਆ, ਦੇ ਵਜ਼ੀਰ ਨੇ ਤਾੜ। 


ਪਲਟਨ ਰਾਜੇ ਤੋੜ ਤੀ, ਆਖਰ ਕਰ ਵਿਚਾਰ। 
ਹਾਰ ਕਦੋਂ ਨੇ ਮੰਨਦੇ, ਪਰ ਬਾਂਕੇ ਸਰਦਾਰ। 


ਭੀੜ ਪਈ ਜਦ ਯੋਧਿਆਂ, ਦਿੱਤੀ ਸ਼ਰਨ ਨੇਪਾਲ। 
ਰਾਣੀ ਜਿੰਦਾਂ, ਫਰਨਵੀਸ, ਬੜੇ ਸਿਦਕ ਦੇ ਨਾਲ। 


ਜੰਗ ਬਹਾਦਰ ਮੱਤਰੀ, ਚਾਲ ਜਾਣੇ ਅੰਗਰੇਜ਼। 


124 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥੨॥॥॥॥1॥2101 40 021016110 10112 000॥॥ 


ਸੱਚ ਕਹਿਣ ਤੋ ਦੋਸਤੋ, ਨਾ ਕਰਨਾ ਪਰਹੇਜ਼। 
ਕੋਇਰ ਬੰਧੂ ਸਿੰਘ ਤੇ, ਅਬਦੁਲ ਖਾਂ ਮਜੀਦ । 
ਸਰਨ ਰਹੇ ਨੇਪਾਲ ਦੀ, ਮਿਲੀ ਮੁਹੱਬਤ ਦੀਦ । 
ਸੰਨ ਅਠਾਰਾਂ ਸੋ ਸੱਤਰ, ਕਿਸ਼ਨ ਸਿੰਘ ਹੈ ਨਾਮ। 
ਨੰਦ ਲਾਲ ਦੇ ਰਾਸਤੇ, ਮਿਲਿਆ ਜਾ ਨਿਜ਼ਾਮ। 


ਨਾਮਧਾਰੀ ਗੁਰੂ ਪੰਥ ਦੀ, ਕੀਤੀ ਚੜ੍ਹਤ ਬਿਆਨ। 
ਜੰਗ ਬਹਾਦਰ ਗੱਲ ਨੂੰ, ਸੁਣਿਆ ਨਾਲ ਧਿਆਨ। 


ਜੰਗ ਬਹਾਦਰ ਕਥਾ ਸੁਣ, ਕਰੀ ਮਿਲਣ ਦੀ ਬਾਤ, 
ਲੈ ਕੇ ਗੁਰ ਤੋਂ ਆਗਿਆ, ਕਰਨ ਲਈ ਮੁਲਾਕਾਤ । 


ਕਾਹਨ, ਸਾਹਿਬ ਸਿੰਘ ਜੋ, ਸੂਬੇ ਗੁਰ ਦੇ ਖਾਸ। 
ਦੱਸੀ ਗੁਰ ਦੀ ਯੋਜਨਾ, ਜੰਗ ਬਹਾਦਰ ਪਾਸ। 


ਜੰਗ ਬਹਾਦਰ ਸਾਬ੍ਹ ਨੂੰ, ਕਰ ਨਜ਼ਰਾਨੇ ਭੇਟ । 
ਕਰੀ ਵਿਆਖਿਆ ਹੈ ਸੀ, ਸਭ ਵਿਸਥਾਰੀ' ਡੇਟ। 


ਕਰਨ ਯਾਦਾਂ ਤਾਜੀਆਂ, ਉਹ ਸੂਹੀ ਪਰਭਾਤ । 
ਸਿੱਖ ਰਾਜ ਦੀ ਚੜ੍ਹਤ ਤੇ, ਫਿਰ ਬਦਲੇ ਹਾਲਾਤ । 


ਜੰਗ ਬਹਾਦਰ ਇਵਜ਼ ਵਿੱਚ, ਭੇਜੇ ਮਾਲਾ ਸ਼ਾਲ। 
ਰਤਨ ਜੜਤ ਦੋ ਖੋਖਰੀ, ਕੱਪੜਾ ਖਿੱਲਤ ਨਾਲ । 
ਸਮੇਂ ਸਮੇਂ ਦੀ ਵਾਰਤਾ, ਸਮੇਂ ਸਮੇਂ ਦੇ ਰੌਗ। 
ਲਾਰੌਸ ਕਰਨਲ ਆਰ ਸੀ, ਮਿਲੇ ਬਹਾਦਰ ਜੰਗ। 
125 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥੨॥॥॥॥1॥2101 ੩0 021016110 1012 000॥॥ 


ਸਿਫ਼ਤ ਕਰੀ ਉਸ ਗੁਰਾਂ ਦੀ, ਕੀਤੀ ਮਨੋ ਸਲਾਮ। 
ਸੁਣ ਕੇ ਲਾਰੌਸ ਸਹਿਮਿਆਂ, ਬਾਬਾ (ਗੁਰੂ) ਜੀ ਦਾ ਨਾਮ। 


ਚਿੱਠੀ ਲਿਖ ਸਰਕਾਰ ਨੂੰ, ਉਸ ਸਮਝਾਈ ਬਾਤ । 
ਭੇਜੀ ਲਿਖ ਕੇ ਵਾਰਤਾ, ਪਿੱਛੋਂ ਉਸ ਮੁਲਾਕਾਤ । 


ਸ਼ੇਰ ਖਾਨ ਅਫ਼ਗਾਨ ਦਾ, ਬਣਿਆਂ ਫੇਰ ਅਮੀਰ। 
ਨਾਲ ਫਰੰਗੀ ਓਸ ਦੀ, ਖੜਕੀ ਸੀ ਸ਼ਮਸ਼ੀਰ। 


ਬਾਬਾ ਬਿਸ਼ਨ ਸਿੰਘ ਰਿਹਾ, ਬਹੁ ਭਾਸ਼ੀ ਵਿਦਵਾਨ । 
ਦੱਸਿਆ ਉਸ ਅਮੀਰ ਨੂੰ, ਸਾਰਾ ਖੋਲ੍ਹ ਵਿਧਾਨ। 
ਭੇਜੇ ਪੁੱਤ ਅਮੀਰ ਨੇ, ਅਬਦੁੱਲਾ ਯਾਕੂਬ । 
ਆਣ ਮਿਲੇ ਭੈਣੀ ਗੁਰਾਂ, ਵਤਨ ਦੇ ਉਹ ਮਹਿਬੂਬ । 
ਸੂਹੀਏ ਝੱਟ ਰਿਪੋਰਟ ਸੀ, ਭੇਜੀ ਲਿਖ ਸਰਕਾਰ। 
ਨਾਮਧਾਰੀ ਉਸ ਮਿਸ਼ਨ ਦਾ, ਵਧਦਾ ਦੇਖ ਅਧਾਰ । 
ਬਿਸ਼ਨ ਸਿੰਘ ਗੁਰਚਰਨ ਸਿਉਂ, ਸਮਰਕੰਦ ਦੇ ਰਾਹ। 
ਪਹੁੰਚੇ ਰੂਸ `ਚ ਸਿੰਘ ਸਨ, ਥਲ ਤੇ ਪਰਬਤ ਗਾਹ । 
ਦੇਖ ਹਾਲਾਤ ਗੁਰਾਂ ਨੇ, ਕੱਢਿਆ ਇੱਕ ਨਚੋੜ । 
"ਕੱਠੇ ਧਰਮਾਂ ਕਰਨ ਦੀ, ਸਮਾਂ ਮੰਗਦਾ ਲੋੜ । 
ਸ਼ਾਤਰ ਫੇਰ ਫਰੰਗੀਆਂ, ਆਪਣੀ ਖੇਡੀ ਚਾਲ । 
ਮਜ੍ਹਬੀ ਪੱਤਾ ਉਨ੍ਹਾਂ ਨੇ, ਫੇਰ ਬਣਾਇਆ ਢਾਲ। 
126 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 40 021016110 10112 000॥॥ 


ਗਊ ਹੱਤਿਆ ਖੁੱਲ੍ਹ ਦੇ, ਬੁੱਚੜਖਾਨੇ ਖੋਲ੍ਹ। 
ਅੰਮ੍ਰਿਤਸਰ ਗੁਰੂ ਨਗਰੀ, ਹਰਿ ਮੰਦਰ ਦੇ ਕੋਲ। 


ਹਿੰਦੂ ਪੂਜਣ ਗਊ ਨੂੰ, ਮੋਮਨ ਖਾਂਦੇ ਮਾਸ। 
ਸਿੱਖ ਵਿਰੋਧੀ ਇਸ ਲਈ, ਖੋਲ੍ਹੇ ਗੁਰਘਰ ਪਾਸ। 


ਸਾਕਾ ਅੰਮ੍ਰਿਤਸਰ 
(ਕਬਿੱਤ) 
ਵਧੀ ਖਿਚੋਤਾਣ ਡਰ, ਹੋਣਗੇ ਫਸਾਦ ਲੋਕੋ, 
ਕੇਹੀ ਰਣਨੀਤੀ ਦੇਖੋ, ਹਾਕਮ ਬਣਾਈ ਐ। 
ਦਿਨੋਂ ਦਿਨ ਰੋਸ ਵਧੇ, ਲੋਕੋ ਵਿੱਚ ਜੰਤਾ ਦੇ, 
ਮਜ੍ਹਬੀ ਜਨੂੰਨ ਅੱਗ, ਐਸੀ ਭੜਕਾਈ ਐ। 
ਵਿੱਚ ਪਰਕਰਮਾ ਦੇ, ਹੱਡੀ ਉਸ ਪਾਈ ਐ। 
ਸੰਗਤ ਹਲੂਣਾ ਆਵੇ, ਕਾਲ਼ੀ ਰਾਤ ਛਾਈ ਐ। 


ਹੋਇਆ ਨਾ ਅਸਰ ਹੈ, ਸੀ ਖਾਸ ਸੰਗਤ ਉੱਤੇ, 
ਪਰ ਸਰਕਾਰ ਕੇਸ, ਉਸ `ਤੇ ਬਣਾਇਆ ਸੀ। 
ਲਾਈਆਂ ਧਰਾਵਾਂ ਸਨ, ਓਸ `ਤੇ ਬਗ਼ਾਵਤ ਦੀਆਂ, 
ਸ਼ਾਂਤੀ ਨੂੰ ਖਤਰਾ ਕਹਿ, ਦੋਸ਼ ਸਿਰ ਲਾਇਆ ਸੀ । 
ਆਖਰ ਨੂੰ ਤਿੰਨ ਸਾਲ, ਸਜ਼ਾ ਦੇ ਕੇ ਉਸ ਤਾਈਂ, 
ਹਾਕਮਾਂ ਨੇ ਸਿੰਘ ਤਾਈਂ, ਕੈਦ ਵਿੱਚ ਪਾਇਆ ਸੀ। 
ਵਿਗੜੇ ਹਾਲਾਤ ਸਨ, ਜਦੋ ਜੀ ਸ਼ਹਿਰ ਵਾਲੇ, 
ਕਮਿਸ਼ਨਰ ਇਕੱਠ, ਸਭੇ ਧਰਮਾਂ ਬੁਲਾਇਆ ਸੀ। 


ਅੰਮ੍ਰਿਤਸਰ ਹੋਇਆ, ”ਕੱਠ ਸਭ ਧਰਮਾਂ ਦਾ, 
ਸਾਰੀਆਂ ਧਿਰਾਂ ਦੇ ਨਾਲ, ਹੋਈ ਗੱਲਬਾਤ ਹੈ। 
127 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥102101 ੩0 021016110 10112 000॥॥ 


ਦਿੱਤਾ ਸੀ ਸੁਝਾਅ ਸਭਾਂ, ਸਮਝ ਹਾਲਾਤ ਹੈ। 
ਲੈ ਕੇ ਪਤਵੰਤੇ ਨਾਲ, ਲਾਇਆ ਫੇਰ ਘਾਤ ਹੈ। 
ਧਰਮ ਆਜ਼ਾਦੀ ਨਾਂ 'ਤੇ, ਖੁੱਲ੍ਹ ਦਿੱਤੀ ਹੱਤਿਆ ਦੀ, 
ਮੋਮਨਾ ਦੀ ਚੜ੍ਹ ਮੱਚੀ, ਛਾਈ ਕਾਲ਼ੀ ਰਾਤ ਹੈ। 


ਸਿੱਖਾਂ ਵਿੱਚ ਰੋਸ ਇਹ, ਗੁਰੂ ਘਰ ਲਾਗੇ ਹੈ ਸੀ, 
ਖੋਲ੍ਹਿਆ ਬੁੱਚੜਖਾਨਾ, ਜੋ ਸੀ ਸਰਕਾਰ ਨੇ। 
ਧਰਮ `ਤੇ ਵਾਰ ਹੁੰਦਾ, ਜਰਿਆ ਨਾ ਜਾਵੇ ਲੋਕੋ। 
ਅਣਖੀਆਂ ਕੋਲੋਂ ਹੁੰਦੇ, ਬੋਲ ਨਾ ਸਹਾਰ ਨੇ। 
ਨਾਮਧਾਰੀ ਸਿੰਘਾਂ ਵਿੱਚ, ਵਧਿਆ ਸੀ ਰੋਸ ਡਾਢਾ। 
ਕੁਰਬਾਨੀ ਦੇਣ ਲਈ, ਹੋਏ ਜੀ ਤਿਆਰ ਨੇ। 
ਉਨ੍ਹਾਂ ਦਾ ਨਿਸ਼ਾਨਾ ਸਿੱਧਾ, ਵਤਨ ਆਜ਼ਾਦੀ ਹੈ ਸੀ, 
ਕਰ ਗੁਰਮਤਾ ਸਿੰਘ, ਹੋਏ ਪੱਬਾਂ ਭਾਰ ਨੇ। 


ਅਠਾਰਾਂ ਸੌ ਇਕਹੱਤਰ, ਜੂਨ ਦਾ ਮਹੀਨਾ ਹੈ ਸੀ, 
ਲਿਖਿਆ ਜੋ ਸਮਾਂ ਲੋਕੋ, ਹੈ ਸੀ ਅੱਧੀ ਰਾਤ ਦਾ। 
ਲੈ ਕੇ ਜਾਇਜ਼ਾ ਪਹਿਲਾਂ, ਉਨ੍ਹਾਂ ਨੇ ਹਾਲਾਤ ਦਾ। 
ਅੜਿਆ ਜੋ ਅੱਗੇ ਹੈ, ਚਖਾਇਆ ਮਜ਼ਾ ਦਾਤ ਦਾ। 

ਕਰਕੇ ਕਾਰਜ ਸਿੰਘ, ਹੋ ਗਏ ਹਰਨ ਉੱਥੋਂ, 

ਜਦੋਂ ਤੱਕ ਸਮਾਂ ਲੋਕੋ, ਹੋਇਆ ਪਰਭਾਤ ਦਾ । 

ਪੈ ਗਿਆ ਸੀ ਰੌਲਾ ਸਾਰੇ, ਲੱਭਦੀ ਪੁਲਿਸ ਫਿਰੇ, 

ਮਿਲੇ ਨਹੀਂ ਪੈੜ ਕੋਈ, ਦੋਸ਼ੀਆਂ ਨੂੰ ਭਾਲ ਦੀ। 

128 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ॥੨॥॥॥॥1॥2101 410 1021016110 10112 000॥॥ 


ਜੁਟੀ ਹੈ ਪੁਲਿਸ ਹੱਲ, ਕਰਨ ਸਵਾਲ ਜੀ । 
ਗਲੋਂ ਲਾਹੁਣ ਤੁਰੇ ਨੇ, ਸੰਤਰੀ ਜੰਜਾਲ ਜੀ। 
ਆਖਰ ਬਣਾਈ ਉਨ੍ਹਾਂ, ਸ਼ੱਕ ਵਾਲੀ ਢਾਲ਼ ਜੀ। 


ਆਖਰ ਨੂੰ ਸਹੀ ਜਾ ਕੇ, ਜੱਜ ਤੋਂ ਪੁਆਈ ਐ। 
ਸੁਣੀ ਨਾ ਅਪੀਲ ਕਿਸੇ, ਕਿਸੇ ਦੀ ਦਲੀਲ ਕਿਤੇ, 
ਬਾਰਾਂ ਨਿਰਦੋਸ਼ਾਂ ਉੱਤੇ, ਜੱਜ ਸਹੀ ਪਾਈ ਐ। 
ਆਪਣੀ ਹਕੂਮਤ ਨੇ, ਚੜ੍ਹਤ ਬਣਾਈ ਐ। 
ਦੂਜੇ ਪਾਸੇ ਬੀਹਲਾ ਤੇ, ਲਹਿਣਾ ਸਿੰਘ ਭੈਣੀ ਚ, 
ਵਾਰਤਾ ਗੁਰਾਂ ਦੇ ਤਾਈਂ, ਬਹਿ ਕੇ ਸੁਣਾਈ ਐ। 


ਸੁਣ ਕੇ ਕਹਾਣੀ ਸਾਰੀ, ਬੋਲਦੇ ਸਹਿਜ ਗੁਰੂ, 
ਆਪਣੇ ਕਰਮ ਕਦੇ, ਦੂਜੇ ਸਿਰ ਪਾਈਏ ਨਾ। 
ਸੂਰਬੀਰ ਯੋਧਿਆਂ ਦਾ, ਸਿਦਕ ਨਿਭਾਉਣਾ ਕੰਮ, 
ਕਿਸੇ ਨਿਰਦੋਸ਼ ਤਾਈਂ, ਸਿੰਘੇ ਮਰਵਾਈਏ ਨਾ। 
ਕੀਤਾ ਜੋ ਤੁਸਾਂ ਨੇ ਉਸ, ਕਰਿਓ ਕਬੂਲ ਜਾ ਕੇ, 
ਬੁਜ਼ਦਿਲਾਂ ਵਾਲੀ ਮੱਥੇ, ਕਾਲਖ ਲੁਆਈਏ ਨਾ। 
ਸੀਸ ਕੱਟ ਜਾਵੇ ਭਾਵੇਂ, ਸੀਸ ਨੂੰ ਝੁਕਾਈਏ ਨਾ। 


ਗੁਰਾਂ ਦੇ ਬਚਨ ਉੱਤੇ. ਫੁੱਲ ਨੇ ਚੜ੍ਹਾਏ ਸਿੰਘਾਂ, 
ਲੱਭ ਸਾਥੀ ਨਾਲ ਦੇ ਜਾ, ਕੀਤਾ ਹੈ ਕਬੂਲ ਜੀ । 
ਕੂੜ ਰਾਜਨੀਤੀ ਉੱਤੋਂ, ਚੁੱਕਿਆ ਜਾ ਪਰਦਾ ਹੈ, 
ਮੰਨਿਆਂ ਕਾਰਜ ਉਨ੍ਹਾਂ, ਕੀਤਾ ਹੈ ਜੋ ਮੂਲ ਜੀ। 
129 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ੧3੧01॥81ਇ॥0੫੧6001੫1.60।। 


ਜੰਮੀ ਹੋਵੇ ਧੂੜ ਸ਼ੀਸ਼ੇ, ਦਿਸਦਾ ਨਾ ਸਾਫ਼ ਕੁਝ, 
ਪੈਂਦੀ ਸਾਫ਼ ਕਰਨੀ ਹੈ, ਉਸ ਉੱਤੋਂ ਧੂਲ ਜੀ। 
ਕੀਤਾ ਹੈ ਸੀ ਕਾਰਜ ਜੋ, ਕੀਤਾ ਜਾ ਕਬੂਲ ਉਨ੍ਹਾਂ, 
ਧਰਮ ਦਾ ਕਾਰਜ ਨਾ, ਕੰਮ ਇਹ ਫਜ਼ੂਲ ਜੀ। 


ਕੀਤੀ ਹੈ ਮਿਸਲ ਪੂਰੀ, ਸੱਦ ਕੇ ਗ਼ੁਲਾਬ ਸਿੰਘ, 
ਬਣਿਆਂ ਗਵਾਹ ਮੌਕਾ, ਬੰਦਾ ਸਰਕਾਰ ਦਾ । 
ਲੁਧਿਆਣੇ ਜ਼ਿਲ੍ਹੇ ਦਾ ਜੋ, ਪਿੰਡ ਹੈ ਚੂਹੜਚੱਕ, 
ਕੇਸ ਵਾਲੇ ਤੱਥਾਂ ਤਾਈਂ, ਖੜ੍ਹ ਕੇ ਉਭਾਰ ਦਾ। 
ਸਤੰਬਰ ਮਹੀਨੇ ਦੀ, ਗਿਆਰਾਂ ਤਰੀਖ ਹੈ ਸੀ, 
ਦਵੇ ਜੱਜ ਫੈਸਲਾ ਜੋ, ਕੇਸ ਨੂੰ ਨਿਹਾਰ ਦਾ। 
ਤਿੰਨ ਨੂੰ ਭਗੌੜੇ ਲਿਖ, ਫੈਸਲਾ ਉਚਾਰ ਦਾ। 


ਪੰਦਰਾਂ ਤਾਰੀਖ ਦਿਨ, ਗੁਰਾਂ ਦੇ ਸਰੋਵਰ `ਚ, 
ਕਰ ਇਸ਼ਨਾਨ ਸਿੰਘਾਂ, ਸੀਸ ਜੀ ਝੁਕਾਏ ਨੇ। 
ਕੀਰਤਨ ਨਾਮ ਜਸ, ਗਾਇਆ ਬੈਠ ਸੰਗਤ `ਚ; 
ਰਾਮਬਾਗ਼ ਕੋਲ ਫੇਰ, ਬੋਹੜ ਥੱਲੇ ਆਏ ਨੇ। 
ਫ਼ਤਹਿ ਦਾ ਜੈਕਾਰਾ ਲਾ, ਚੁੰਮ ਸਿੰਘਾਂ ਰੱਸਿਆਂ ਨੂੰ, 
ਸਾਹਮਣੇ ਲੁਕਾਈ ਦੇ, ਗਲਾਂ ਦੇ ਵਿੱਚ ਪਾਏ ਨੇ। 
ਗਾਥਾ ਇਤਿਹਾਸ ਦੀ ਹੈ, ਪਾ ਗਏ ਸ਼ਹਾਦਤਾਂ ਨੂੰ, 
ਸਿੰਘ ਰਾਮ ਸਿੰਘ (ਗੁਰੂ) ਦੇ ਜੋ, ਸਿੱਖੀ ਪਰਨਾਏ ਨੇ। 


130 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ॥੨॥॥॥॥1॥2101 40 021016110 10112 000॥॥ 


ਸਰਗ ਪੰਦਰਵਾਂ 
(ਦੋਹਿਰਾ) 
ਕਰਨ ਸਮਰਪਤ ਗੁਰਾਂ ਨੂੰ, ਧਰਮ ਹੇਤ ਜੋ ਪ੍ਰਾਣ। 
ਕਥਾ ਤਿਨਾਂ ਇਹ ਯੋਧਿਆਂ, ਸੁਣਨਾ ਨਾਲ ਧਿਆਨ। 


(ਕਬਿੱਤ) 
ਦਿਨੌ' ਦਿਨ ਸੰਗਤਾਂ `ਚ, ਵਧਦਾ ਸੀ ਰੋਸ ਜਾਂਦਾ, 
ਗਊ ਹੱਤਿਆ ਤਾਂ ਬਣੀ, ਇੱਕ ਹਥਿਆਰ ਸੀ। 
ਮਿਸ਼ਨ ਆਜ਼ਾਦੀ ਖਾਸ, ਪੰਥ ਦਾ ਆਧਾਰ ਸੀ। 
ਲਾਮਬੰਦ ਹੋਵੇ ਕੌਮ, ਤਲੀ `ਤੇ ਟਿਕਾਵੇ ਸੀਸ, 
ਇੱਕ ਮੁੱਠ ਹੋਣ ਸਭ, ਗੁਰਾਂ ਦਾ ਵਿਚਾਰ ਸੀ। 
ਇਸ ਕੰਮ ਲਈ ਲੋੜ, ਹੁੰਦੀ ਹੈ ਸਿਦਕ ਦੀ ਜੀ 
ਜੁਗਿਆਸਾ ਮਨਾਂ ਵਿੱਚ, ਲੋਚਦੇ ਪਸਾਰ ਸੀ। 


ਸਾਕਾ ਮੋਰਿੰਡਾ 
(ਕਬਿੱਤ) 

ਸ਼ਹਿਰ ਅੰਬਾਲਿਓਂ ਜੋ, ਗਊਆਂ ਨੂੰ ਲਿਜਾਣ ਜੀ। 

ਕਰਦੇ ਹਲਾਲ ਗਊ, ਬੁੱਚੜ ਤਸੀਹੇ ਦੇ ਕੇ, 

ਨੌਚ ਨੋਚ ਕੱਢਦੇ ਨੇ, ਉਨ੍ਹਾਂ ਦੇ ਪ੍ਰਾਣ ਜੀ। 
ਬੰਦ ਹੋਵੇ ਹੱਤਿਆ ਜੋ, ਕਰੀਏ ਕਾਰਜ ਇਹ, 
ਕਰ ਅਰਦਾਸ ਸਿੰਘ, ਕਸਮਾਂ ਇਹ ਖਾਣ ਜੀ। 
ਜਿੰਦ ਜਾਂਦੀ ਜਾਵੇ ਪਰ, ਜਾਵੇ ਨਾ ਸਿਦਕ ਲੋਕੋ, 
ਚੁੰਮ ਹਥਿਆਰਾਂ ਤਾਈਂ, ਮੱਥੇ ਉੱਤੇ ਲਾਣ ਜੀ। 


131 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥1॥2101 40 021016110 1012 000॥॥ 


ਸ਼ਿਮਲੇ ਨੂੰ ਜਾਣ ਲਈ, ਕਰਕੇ ਤਿਆਰੀਆਂ। 

ਆਏ ਨੇ ਮੋਰਿੰਡੇ ਜਦੋਂ, ਹੋਣ ਬਰਸਾਤ ਲੱਗੀ, 

ਭਰ ਗਏ ਖੇਤ, ਨਾਲੇ, ਨਦੀਆਂ ਨੇ ਸਾਰੀਆਂ। 
ਹੜ੍ਹਾਂ ਦੀ ਸਥਿਤੀ ਬਣੀ, ਰਸਤੇ ਨੇ ਬੰਦ ਹੋਏ, 
ਰੁੜ੍ਹੇ ਜਾਂਦੇ ਪੇੜ ਭਾਰੇ, ਪਾਣੀ ਲਾਉਂਦੇ ਤਾਰੀਆਂ। 
ਕਰਕੇ ਵਿਚਾਰ ਸਿੰਘਾਂ, ਰੁਖ਼ ਹੈ ਪਿਛਾਂਹ ਕੀਤਾ, 
ਸਮੇਂ ਨੂੰ ਵਿਚਾਰ ਸਿੰਘਾਂ, ਸੋਚਾਂ ਨੇ ਉਭਾਰੀਆਂ। 


ਮੁੜਦਿਆਂ ਘੇਰਿਆ ਆ, ਕਰਮ ਬਖਸ਼ ਹੈ ਸੀ, 
ਚੌਕੀਦਾਰ ਪਿੰਡ ਦਾ ਜੋ, ਬੰਦਾ ਸਰਕਾਰ ਦਾ। 

ਸਿੰਘਾਂ ਤਾਈ' ਰੋਹਬ ਦੇ, ਬੋਲਿਆ ਹੈ ਬੋਲ ਉੱਚੀ, 
ਚੱਲੋ ਸਾਰੇ ਥਾਣੇ ਖੜ੍ਹਾ, ਬੜ੍ਹਕਾਂ ਹੈ ਮਾਰਦਾ। 

ਤੜਫਦਾ ਭੋਏ' ਪਿਆ, ਲੱਤਾਂ ਬਾਹਾਂ ਮਾਰਦਾ। 

ਕਰਕੇ ਵਾਕਾ ਨੇ ਸਿੰਘ, ਮੌਕੇ ਤੋਂ ਹਰਨ ਹੋਏ, 
ਵਰਤਿਆ ਭਾਣਾ ਮੰਨ, ਲੋਕੋ ਕਰਤਾਰ ਦਾ। 


ਜਦ ਤੱਕ ਕੁੱਟ ਉਸ, ਸ਼ੈਣੀ ਨਹੀ' ਬਣਾਈ' ਦੀ। 
ਬਿਨਾਂ ਸੋਚੇ ਸਮਝੇ ਨਾ, ਕੱਢੀ ਦੀ ਕਿਸੇ ਨੂੰ ਗਾਲ੍ਹ, 
ਅੱਖੀ' ਦੇਖੇ ਬਿਨਾਂ ਕਦੇ, ਤੋਹਮਤ ਨੀ ਲਾਈ' ਦੀ। 
ਵਾਧੂ ਲੋਕਾਂ ਕੋਲੋਂ ਐਵੇਂ, ਖਿੱਲੀ ਨੀ ਉਡਾਈ' ਦੀ। 
ਵੱਧ ਬੋਲਣ ਤੋਂ ਹੁੰਦਾ, ਚੰਗਾ ਹੈ ਜੀ ਚੁੱਪ ਰਹਿਣਾ, 


132 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


ਰਿ 
2 
ਰੈ] 


ਆਂ 


148 €੪ 


133 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 50101 0। 0੫੧ 1੧3੧01੪1ਇ॥॥੫੧60011.60।। 


ਸਾਕਾ ਰਾਏਕੋਟ 


ਗੁਰ ਘਰ ਲਾਗੇ ਬੁੱਚੜਖਾਨਾ 
ਖੋਲ੍ਹ ਕਰੀ ਹੁਸ਼ਿਆਰੀ.....। 
ਕਰਦੇ ਆਣ ਖੁਆਰੀ.....। 
ਨਾਮਧਾਰੀ ਸਿੰਘ ਗੁਰ ਦਰਸ਼ਨ ਲਈ, 
ਰਾਏ ਕੋਟ ਸਨ ਆਏ.....। 
ਸੁਥਰਿਆਂ ਡੇਰੇ ਆਣ ਉਨ੍ਹਾਂ ਸਨ, 


134 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 40 021016110 10112 000॥॥ 


ਦੂਜੇ ਦਿਨ ਲੁਧਿਆਣਿਓਂ, 
ਡੀ. ਸੀ. ਐਸ. ਪੀ. ਮੌਕੇ ਆਏ। 
ਦੇਖ ਸਮੇਂ ਦੇ ਉਹ ਹਾਲਾਤਾਂ, 
135 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ੧3੧01॥੪1ਇ॥0%੧6001੫1.60।। 


ਡਾਢੇ ਸਨ ਘਬਰਾਏ । 
ਲੋਕ ਪਾੜਣ ਦੀ ਨੀਤੀ ਉੱਤੇ, 
ਫਿਰਦਾ ਦਿਸਿਆ ਪਾਣੀ। 
ਵਿਗੜੂ ਹੋਰ ਕਹਾਣੀ । 
ਏਸ ਕਾਂਡ `ਚੋਂ ਸਾਫ਼ ਉਨ੍ਹਾਂ ਸੀ, 
ਨਜ਼ਰ ਬਗ਼ਾਵਤ ਆਈ। 
ਪੈੜ ਖੋਜੀਆਂ ਦੀ ਸੀ ਉਨ੍ਹਾਂ, 
ਮੌਕੇ ਟੀਮ ਬੁਲਾਈ । 
ਹੱਦ ਨਾਭੇ ਦੀ ਆਏ। 
ਛੀਨੀਵਾਲ ਪਟਿਆਲੇ ਵੱਲ ਵੀ, 
ਪੈੜ ਨਿਸ਼ਾਨ ਨੇ ਪਾਏ। 
ਏਸ ਖ਼ਬਰ ਦੇ ਸਨ ਸੁਨੇਹੇ, 
ਪਟਿਆਲੇ ਨੂੰ ਲਾਏ । 
ਸਿਰ ਇਨਾਮ ਧਰਾਏ । 
ਨਾਮ ਗਲਤ ਲਿਖਾਏ। 
ਹਰਨਾਮ ਸਿੰਘ ਨੇ ਦੇਸ਼ ਸਭੇ ਸਨ, 
ਨਾਮ ਗੁਰਾਂ ਦੇ ਲਾਏ। 
ਸੁੰਦਰ ਸਿੰਘ ਨੇ ਵਿੱਚ ਈਰਖਾ, 
ਨਾਮ ਗੁਰਾਂ ਲਿਖਵਾਇਆ । 
ਪਰ ਡੀ. ਐਸ. ਪੀ. ਹਾਰਸ ਫੋਰਡ, 
ਡੀ. ਸੀ. ਨੂੰ ਸਮਝਾਇਆ। 
ਅਜੇ ਸਮਾਂ ਨਹੀ' ਦੋਸ਼ ਧਰਨ ਦਾ, 
ਅਜੇ ਤਾਂ ਤੁਰਿਐ ਤੋਰਾ। 
ਲਾਲਚ ਈਰਖਾ ਕਾਰਨ ਇਹ ਸਭ, 
136 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ॥੨॥॥॥॥1॥2101 410 1021016110 10112 000॥॥ 


ਝੂਠ ਬੋਲਦੇ ਨੇ ਕੋਰਾ। 


(ਦੋਹਿਰਾ) 
ਬੰਦਾ ਛੀਨੀਵਾਲ ਦਾ, ਦਲ ਸਿੰਘ ਲੋਕੋ ਨਾਮ। 
ਲਾਲਚ ਦੇ ਵਿੱਚ ਆਣ ਕੇ, ਖੋਲ੍ਹੇ ਭੇਤ ਤਮਾਮ। 


ਹੁੰਦੇ ਜੇਕਰ ਲੋਕ ਨਾ, ਕੌਮ ਦੇ ਵਿੱਚ ਗ਼ਦਾਰ। 
ਕਦੇ ਲੋਕ ਨਾ ਝੱਲਦੇ, ਫੇਰ ਗ਼ੁਲਾਮੀ ਮਾਰ। 


(ਕਬਿੱਤ) 
ਪਿੱਥੋ ਪਿੰਡੋਂ ਸਾਥੀ ਉਸ, ਆਪਣੇ ਫੜਾਏ ਨੇ। 
ਗੁਰਮੁਖ ਸਿੰਘ, ਮਸਤਾਨ ਤੇ ਮੰਗਲ ਸਿੰਘ, 
ਹੱਥ ਜੀ ਫਰੰਗੀਆਂ ਦੇ, ਤਿੰਨ ਸਿੰਘ ਆਏ ਨੇ। 
ਫੜਿਆ ਗੁਲਾਬ ਸਿੰਘ, ਪਿੰਡ ਹੈ ਚੂਹੜ ਚੱਕੋਂ, 
ਫੜ੍ਹ ਕੇ ਸਭੇ ਹੀ ਸਾਥੀ, ਜੇਲ੍ਹ ਵਿੱਚ ਪਾਏ ਨੇ। 
ਚੜ੍ਹਦੀ ਕਲਾ `ਚ ਸਿੰਘ, ਡਰਨ ਨਾ ਮੋਤ ਕੋਲੋਂ, 
ਫ਼ਤਹਿ ਦੇ ਜੈਕਾਰੇ ਸਿੰਘਾਂ, ਜੋਸ਼ ਨਾਲ ਲਾਏ ਨੇ। 


ਬੱਸੀਆਂ `ਚ ਕੋਟ ਲੱਗੀ, ਭੁਗਤੇ ਗਵਾਹ ਤਿੰਨ, 

ਦਲ ਸਿੰਘ, ਰਾਮੇਂ, ਕਾਨ੍ਹਾ, ਤਿੰਨੇ ਲੋਕੋ ਖਾਸ ਜੀ। 
ਦਿੱਤੀ ਹੈ ਗਾਂਸੀ ਦੀ ਸਜ਼ਾ, ਜੱਜ ਤਿੰਨ ਜਾਣਿਆਂ ਨੂੰ 
ਦਗ਼ਦੇ ਨੇ ਚਿਹਰੇ ਕੋਈ, ਦਿਸੇ ਨਾ ਨਿਰਾਸ ਜੀ। 
ਰਾਏ ਕੋਟ ਫਾਂਸੀ ਦਿੱਤੀ, ਹੈ ਸੀ ਤਿੰਨ ਜਾਕਿਆਂ ਨੂੰ। 
ਛੱਡਿਆ ਗ਼ੁਲਾਬ ਸਿੰਘ, ਸੁਣਨਾ ਬਿਲਾਸ ਜੀ। 

ਬਣਿਆ ਗਵਾਹ ਲੋਕੋ, ਉਹ ਤਿੰਨ ਸਾਕਿਆਂ ਦਾ, 
ਪੜ੍ਹ ਤਵਾਰੀਖ ਲਿਖੇ, ਲਿਖਿਆ ਜੋ ਦਾਸ ਜੀ । 


137 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 0੫੧ ॥੨॥॥॥॥1॥2101 40 021016110 10112 000॥॥ 


ਸਾਕਾ ਲੁਧਿਆਣਾ 

(ਦੋਹਿਰਾ) 
ਸੂਬਾ ਰਤਨ ਸਿੰਘ ਅਤੇ, ਰਤਨ ਹੈ ਨਾਈਵਾਲ। 
ਬੰਦ ਕਰੇ ਵਿੱਚ ਜੇਲ੍ਹ ਦੇ, ਖੇਲ੍ਹ ਫਰੌਗੀ ਚਾਲ। 


(ਬੈਂਤ) 
ਝੁਲਦੇ ਨਿਸ਼ਾਨ ਸਦਾ, ਰਹਿਣ ਪੰਥ ਖਾਲਸੇ ਦੇ, 
ਹੱਸ ਹੱਸ ਦੇ ਗਏ ਸਿੰਘ, ਲੋਕੋ ਕੁਰਬਾਨੀਆਂ। 
ਕੌਮ ਲਈ ਵਾਰ ਗਏ, ਸੂਰੇ ਜ਼ਿੰਦਗਾਨੀਆਂ। 
ਖੜ੍ਹ ਕੇ ਦੀਵਾਨਾ ਗਾਥਾ, ਗਾਉਣ ਲੋਕ ਸੂਰਿਆਂ ਦੀ, 
ਰੱਖੇ ਨੇ ਬੁਲੰਦ ਝੰਡੇ, ਜਿਨ੍ਹਾਂ ਨੇ ਆਜ਼ਾਦੀ ਵਾਲੇ, 
ਜੀਉਂਦੇ ਨੇ ਜਹਾਨ, ਲੋਕ ਗਾਉਂਦੇ ਨੇ ਕਹਾਣੀਆਂ। 
ਲੱਗੇ ਫੈਸਲਾ ਜੱਜ ਸੁਣਾਉਣ ਲੋਕੋ। 
ਸਹੀ ਹੱਕ ਸਰਕਾਰ ਦੇ ਪਾਉਣ ਲੋਕੋ। 
ਸੈਸ਼ਨ ਜੱਜ ਨੇ ਮੋਤ ਦੀ ਸਜ਼ਾ ਦਿੱਤੀ, 
ਦੂਜੇ ਬੈਂਚ ਬਹਿ ਕੇਸ ਸੁਲਝਾਉਣ ਲੋਕੋ । 
“ਬੋਲੀਨੋਸ” ਗਵਾਹੀ `ਤੇ ਸ਼ੱਕ ਕਰਕੇ, 
ਕਾਲੇ ਪਾਣੀ ਵਿੱਚ ਸਜ਼ਾ ਵਟਾਉਣ ਲੋਕੋ। 
ਖੜ੍ਹੇ ਸਿੰਘ ਸ਼ਹਾਦਤਾਂ ਪਾਉਣ ਲੋਕੋ । 


138 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥੨॥॥॥॥1॥2101 40 021016110 10112 000॥॥ 


ਬਾਹਰ ਜੇਲ੍ਹ ਦੇ ਫਾਂਸੀ ਦੇ ਚੁੰਮ ਰੱਸੇ, 
ਸਿੰਘਾਂ ਹੱਥੀਂ ਜੀ ਗਲਾਂ ਵਿੱਚ ਪਾਏ ਹੈ ਸਨ। 
ਸਿੰਘ ਗੁਰਾਂ ਦੇ ਰਹੇ ਅਡੋਲ ਹੈ ਸਨ, 
ਚਿਹਰੇ ਦਗ਼ਦੇ, ਨਹੀਂ ਮੁਰਝਾਏ ਹੈ ਸਨ। 
ਸੂਰੇ ਜੂਝਗੇ ਧਰਮ ਤੇ ਵਤਨ ਖਾਤਰ, 
ਜਿਹੜੇ ਸਿਦਕ ਨੂੰ ਲੋਕੋ ਪਰਨਾਏ ਹੈ ਸਨ। 
ਸਿੰਘ ਗੁਰਾਂ ਦੇ ਸਨ ਪਰਵਾਨ ਚੜ੍ਹਗੇ, 
ਦੇ ਗਏ ਸੀਸ ਨਾ ਸੀਸ ਝੁਕਾਏ ਹੈ ਸਨ। 


ਹਿੱਲ ਗਈ ਸੀ ਦੇਖ ਸਰਕਾਰ ਲੋਕੋ। 
ਦਹਿਸ਼ਤ ਲੋਕਾਂ ਦੇ ਵਿੱਚ ਫੈਲਾਉਣ ਖਾਤਰ, 
ਕੇਸ ਖੋਲ੍ਹਿਆ ਦੂਸਰੀ ਵਾਰ ਲੋਕੋ । 
ਰਾਏ ਕੋਟ ਤੋਂ' ਜਿਨ੍ਹਾਂ ਸੀ ਜੇਲ੍ਹ ਦਿੱਤੀ, 
ਜਾਪੇ ਹਾਕਮਾਂ ਸਨ ਅੰਗਿਆਰ ਲੋਕੋ। 
ਦੇਣ ਲਈ ਸਜ਼ਾਵਾਂ ਜੋ ਮੋਤ ਦੀਆਂ, 
ਫਿਰ ਤੋਂ ਹੋਏ ਨੇ ਪੱਬਾਂ ਭਾਰ ਲੋਕੋ। 
ਏਸ ਲਈ ਲੁਧਿਆਣਾ ਸੀ ਸ਼ਹਿਰ ਚੁਣਿਆ, 
ਫਾਂਸੀ ਦਿੱਤੀ ਸੀ ਸ਼ਰੇ-ਬਾਜ਼ਾਰ ਲੋਕੋ। 
ਡਰ ਫੈਲੇ ਜੋ ਲੋਕਾਂ ਦਿਆਂ ਮਨਾਂ ਅੰਦਰ, 
ਪੱਤਾ ਖੇਡਿਆ ਇਹ ਹੈ ਜ਼ਾਹਰ ਲੋਕੋ। 
ਡੋਲੇ ਸਿੰਘ ਨਾ ਚੜ੍ਹ ਗਏ ਤਖਤੀਆਂ `ਤੇ, 
ਚੜ੍ਹੇ ਧੁਰ ਪਰਵਾਨ, ਸਾਕਾਰ ਲੋਕੋ। 


(ਕਬਿੱਤ) 
ਨਾਮ ਦੇ ਰਤਨ ਦੋਵੇਂ, ਗੁਰਾਂ ਦੇ ਰਤਨ ਸੁੱਚੇ, 
ਇੱਕ ਸੀ ਗਿਆਨੀ ਸੂਬਾ, ਦੂਜਾ ਨਾਈਵਾਲਾ ਜੀ। 
ਕੂੜ ਦੀ ਕਚਹਿਰੀ ਲੱਗੀ, ਭੁਗਤੇ ਗਵਾਹ ਤਿੰਨ, 
139 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


ਕਰਾਂ ਕੀ ਬਿਆਨ ਥੋਨੂੰ, ਹੋਰ ਕੁਝ ਬਾਹਲਾ ਜੀ। 
ਡਰਿਆ ਫਰੰਗੀ ਦਿਲੋਂ, ਜਾਪਦਾ ਸੀ ਇਵੇਂ ਲੋਕੋ, 
ਦਬ ਜਾਏ ਲਹਿਰ ਕਿਵੇਂ, ਪੈ ਗਿਆ ਸੀ ਕਾਹਲਾ ਜੀ। 
ਪੜ੍ਹਿਆ ਨਾ ਹੈ ਸੀ ਉਸ, ਜਾਪੇ ਇਤਿਹਾਸ ਤਾਈਂ', 

ਲੋਕੋ ਹੈ ਪੰਜਾਬ ਦਾ ਜੋ, ਜੱਗ ਤੋਂ ਨਿਰਾਲਾ ਜੀ। 


ਪੰਥ ਦੀ ਚੜ੍ਹਾਈ ਦੇਖ, ਡੋਲਿਆ ਸ਼ਾਸਨ ਹੈ ਸੀ, 
ਲਿਖਣ ਰਿਪੋਰਟਾਂ ਜ਼ਿਲ੍ਹੇ, ਲੋਕੋ ਸਰਕਾਰ ਨੂੰ। 
ਰਿਹਾ ਨਾ ਫ਼ਕੀਰ ਹੈ ਜੀ, ਸਮਝੋ ਆਸਾਰ ਨੂੰ। 
ਹੁਕਮ ਇਲਾਹੀ ਆਖ, ਪੁੱਛੋ ਨਰ ਨਾਰ ਜੀ। 
ਪਰ ਉਨ੍ਹਾਂ ਫੜ੍ਹਿਆ, ਗੋਬਿੰਦ ਵਾਲੀ ਤਾਰ ਨੂੰ । 


ਹੁਕਮ ਗੁਰਾਂ ਦਾ ਆਖ, ਚੁੰਮ ਲੈਣ ਫੰਦੇ ਲੋਕੀ, 
ਮੰਨਦੇ ਨਾ ਗੁਰੂ ਹੋਰ, ਕਿਸੇ ਅਵਤਾਰ ਨੂੰ । 
ਕਰਕੇ ਯਤਨ ਜੇ ਨਾ, ਸਾਂਭਿਆ ਸੈਲਾਬ ਇਹ, 
ਸਾਂਭਣਾ ਇਹ ਔਖਾ ਹੈ, ਜੂ ਆਖ਼ਰ ਜੀ ਕਾਰ ਨੂੰ । 
ਮਿੱਠੀ ਜੰਗ ਜਾਪਦੀ ਹੈ, ਛਿੜੀ ਇਹ ਆਜ਼ਾਦੀ ਦੀ, 
ਲਿਖ ਕੇ ਰਿਪੋਰਟਾਂ ਭੇਜਦੇ ਨੇ ਸਰਕਾਰ ਨੂੰ। 
ਸਿੱਧਾ ਇਹ ਰਸਤਾ ਹੈ, ਗੁਰੂ ਗੋਬਿੰਦ ਜੀ ਦਾ, 
ਲਿਖ ਲਿਖ ਭੇਜਦੇ ਨੇ, ਵਾਚ ਕੇ ਆਸਾਰ ਨੂੰ । 


ਲਿਖੇ ਰਾਮ ਸਿੰਘ (ਗੁਰੂ) ਤਾਈਂ, ਨਾ ਫ਼ਕੀਰ ਜਾਨਿਓਂ। 
ਚੱਲਦੇ ਪੈਦਲ ਲੋਕ, ਵਾਂਗ ਰਾਜੇ ਰਾਣਿਓ'। 
140 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥੨॥॥॥॥1॥2101 40 021016110 1012 000॥॥ 


ਹਜ਼ਰੋ ਤੋਂ ਆਇਆ ਜੋ, ਰਿਹਾ ਨਾ ਫ਼ਕੀਰ ਉਹ, 
ਚੱਲੇ ਰਾਹ ਗੋਬਿੰਦ ਜੀ, ਦੇ ਸੱਚ ਗੱਲ ਮਾਨਿਓਂ। 


(ਬੈਂਤ) 
ਗਾਥਾ ਵੀਰਾਂ ਦੀ ਕਿਵੇਂ ਇਹ ਪਾਉਣ ਪੰਨੇ। 
ਮਾਰਗ ਬੰਦੇ ਦਾ ਇਹ ਰੁਸ਼ਨਾਉਣ ਪੰਨੇ। 
ਪਰਦਾ ਓਸ ਤੋਂ ਚੁੱਕ ਦਿਖਾਉਣ ਪੰਨੇ । 
ਜਿੰਦ ਵਾਰ ਗਏ ਦੇਸ਼ ਜੋ ਧਰਮ ਖਾਤਰ, 
ਪੜ੍ਹੋ ਕਿਵੇਂ ਇਤਿਹਾਸ ਸਮਝਾਉਣ ਪੰਨੇ । 
ਮਾਰਗ ਸੱਚ ਦੇ ਜਿਹੜੇ ਦਰਸਾਉਣ ਪੰਨੇ। 
ਘਾਲੀ ਘਾਲਣਾ ਜਿਨ੍ਹਾਂ ਵਤਨ ਤੇ ਕੌਮ ਖਾਤਰ, 
ਦੀਦ ਉਨ੍ਹਾਂ ਦੀ ਇਹ ਕਰਾਉਣ ਪੰਨੇ । 


ਕਾਨੀ ਕਲਮ ਹੋ ਕਲਮ ਕਹਾਏ ਕਾਨੀ । 
ਲਿਖਦੀ ਸਮੇ ਦਾ ਸਦਾ ਹੈ ਸੱਚ ਆਈ, 
ਹਾਕਮਾਂ ਕਦੇ ਨਾ ਕਲਮ ਵਡਿਆਈ ਕਾਨੀ। 
ਹੋ ਕੇ ਕਲਮ ਹੈ ਹੋਈ ਸਹਾਈ ਕਾਨੀ। 
ਮੋੜੇ ਮੂੰਹ ਤਲਵਾਰਾਂ ਦੇ ਕਲਮ ਹੋ ਕੇ, 
ਗਈ ਜ਼ਾਬਰੋਂ ਨਹੀਂ ਦਬਾਈ ਕਾਨੀ। 
141 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ੧3੧0181ਇ॥0੫੧6001੫1.60।। 


ਹੋ ਕੇ ਕਲਮ ਹੈ ਕਦੇ ਵੀ ਆਈ ਕਾਨੀ। 
ਬਣੇ ਦਰਦ ਇਤਿਹਾਸ ਗਵਾਹੀ ਕਾਨੀ। 


142 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


ਸਰਗ ਸੋਲਹਵਾਂ 
ਸਾਕਾ ਮਲੇਰਕੋਟਲਾ 
(ਦੋਹਿਰਾ) 
ਕਰਨ ਖੇਤੀ ਜੋ ਕਰਮ ਦੀ, ਚੜ੍ਹ ਜਾਂਦੇ ਪਰਵਾਨ । 
ਮੋਲੇ ਭਰਦੇ ਯਾਦ ਵਿੱਚ, ਪੂਜੇ ਤਿਨ੍ਹਾਂ ਜਹਾਨ । 


(ਬੈਂਤ) 
ਜੁੜਿਆ ਮੇਲਾ ਮਾਤਾ ਜੱਸਾਂ ਜੀ ਦੀ ਯਾਦ ਅੰਦਰ, 
ਆਈਆਂ ਸੰਗਤਾਂ ਘੱਤ ਵਹੀਰ ਭੈਣੀ । 
ਅਮਨ ਰੰਗ ਸਫੈਦ ਸੀ ਧਰਤ ਚੜ੍ਹਿਆ, 
ਕਰਾਂ ਪੇਸ਼ ਮੈਂ ਕਿੰਜ ਤਸਵੀਰ ਭੈਣੀ। 
ਨਾਮ ਚਰਚਾ ਸਜੇ ਦੀਵਾਨ ਹੈ ਸਨ, 
ਚੜ੍ਹਿਆ ਰੰਗ ਸੀ ਬੇਨਜ਼ੀਰ ਭੈਣੀ । 
ਸਰਬਲੋਹ ਬਾਟਿਉਂ ਛਕਦੀਆਂ ਨੀਰ ਭੈਣੀ । 
ਸਿਜਦਾ ਕਰਨ ਜਾ ਗੁਰਾਂ ਤੋਂ ਪਾਉਣ ਰਹਿਮਤ, 
ਚਰਨ ਧੂੜ ਲਾ ਮੱਥੇ ਨੂੰ ਵੀਰ ਭੈਣੀ । 
“ਸੰਤ ਸਿੰਘਾ” ਇਤਿਹਾਸ ਦੇ ਫੋਲ਼ ਵਰਕੇ, 
ਲਿਖ ਗਾਥਾ ਤੂੰ ਬੇਨਜ਼ੀਰ ਭੈਣੀ । 


ਭੈਣੀ ਨਾਮ ਹੈ ਸ਼ਕਤੀ ਦੇ ਨਾਲ ਜੁੜਿਆ, 
ਆਵੇ ਭੈਣੀ ਜੋ ਭੈਅ ਵਿਸਾਰ ਦੇਂਦਾ। 
ਸੋਚ ਓਸਦੀ ਮੁਕਤ ਹੋ ਜਾਏ ਭੈਅ ਤੋਂ, 
ਖਾਤਰ ਵਤਨ ਦੀ ਜਿੰਦੜੀ ਵਾਰ ਦੇਂਦਾ। 
ਲੱਗੇ ਚਰਨ ਜੋ ਗੁਰਾਂ ਦੇ ਆਣ ਕੇ ਜੀ, 
ਸਾਰੇ ਦਰਦਾਂ ਨੂੰ ਗੁਰੂ ਨਿਵਾਰ ਦੇਂਦਾ। 


143 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


ਮਾਨਵ ਵਿਹੜੇ ਦੀ ਮੰਗਦਾ ਸੁੱਖ ਬੰਦਾ, 
ਮਿੱਠੀ ਬਾਣੀ ਸੰਗ ਹਿਰਦਿਆਂ ਨਾਰ ਦੇਂਦਾ। 
“ਸੰਤ ਸਿੰਘਾ” ਵਹੇ ਗਿਆਨ ਦਾ ਸਦਾ ਚਸ਼ਮਾ, 
ਸੋਚ ਬੰਦੇ ਦੀ ਜੋ ਉਭਾਰ ਦੇਂਦਾ। 
ਭੁਲਾ ਮੰਗਦਾ ਸਦਾ ਸਰਬੱਤ ਦਾ ਹੈ, 
ਗੁਰੂ ਬਚਨਾਂ 'ਤੇ ਜਿੰਦੜੀ ਵਾਰ ਦੇਂਦਾ। 


ਨਾਮਧਾਰੀ ਮਸਤਾਨੇ ਕੁਝ ਸਿੰਘ ਗੁਰ ਦੇ, 
ਜ਼ੈਠੇ ਗੁਣ ਗੋਬਿੰਦ ਦੇ ਗਾ ਰਹੇ ਸਨ। 
ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਸੂਰੇ, 
ਬਾਤ ਧਰਤ ਪੰਜਾਬ ਦੀ ਪਾ ਰਹੇ ਸਨ। 
ਬੈਠ ਪਰ੍ਹਾ `ਚ ਮਤੇ ਪਕਾ ਰਹੇ ਸਨ। 
ਐਨੇ ਵਿੱਚ ਗੁਰਮੁਖ ਸਿੰਘ ਆਣ ਉੱਥੇ, 
ਗਾਥਾ ਪਿੰਡ “ਫਰਵਾਹੀ” ਸੁਣਾਉਣ ਲੱਗਾ । 
ਜਿਉਂ ਜਿਉਂ ਦੱਸਦਾ ਖੋਲਦਾ ਖੂਨ ਹੈ ਸੀ, 
ਜੋਸ਼ ਡੌਲਿਆਂ ਸਿੰਘਾਂ ਦੇ ਆਉਣ ਲੱਗਾ। 
ਬਾਤ ਜਿਉਂ ਜਿਉਂ ਜਬਰ ਦੀ ਪਾਉਣ ਲੱਗਾ। 


ਪੱਲੇ ਹੈ ਨਾ ਦੀਨ ਇਮਾਨ ਭਾਈ । 
ਧਰਮ ਦਿਆ ਨਾ ਪੱਲੇ ਹੈ ਜ਼ਾਬਰਾਂ ਦੇ, 
ਮੋਮਨ ਪੜ੍ਹਦੇ ਨੇ ਉੱਜ ਕੁਰਾਨ ਭਾਈ । 
ਪਿੰਡਾ ਬੈਲ ਦਾ ਲਹੂ ਲੁਹਾਨ ਭਾਈ। 
ਸਾਹ ਫੁੱਲਿਆ ਕੰਬਦਾ ਬੈਲ ਹੈ ਸੀ, 
ਨਿਕਲੀ ਗਿੱਠ ਦੀ ਓਸ ਜ਼ੁਬਾਨ ਭਾਈ । 
144 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ੧3੧01॥੪1ਇ॥0੫੧6001੫1.60।। 


ਕੀਤੀ ਜਦੋਂ ਸ਼ਕਾਇਤ ਜਾ ਕੋਤਵਾਲੀ, 
ਕੋਤਵਾਲ ਵੀ ਡਿੱਠਾ ਹੈਵਾਨ ਭਾਈ । 
ਜ਼ਿਬ੍ਹਾ ਕਰਨ ਦਾ ਬੈਲ ਨੂੰ ਹੁਕਮ ਦਿੱਤਾ, 
ਲੈ ਲਈ ਪਲਾਂ `ਚ ਓਸਦੀ ਜਾਨ ਭਾਈ। 
ਹੁੰਦਾ ਕਦਰ ਮਨੁੱਖਤਾ ਘਾਣ ਭਾਈ । 
ਦਰਦ ਦਿਲ ਦਾ ਬੈਠ ਫਰੋਲ ਦਿੱਤਾ, 
ਉੱਠੇ ਖਾਲਸਾ ਰਹੇ ਜੋ ਸ਼ਾਨ ਭਾਈ। 
ਰੱਖਿਆ ਗਊ ਗ਼ਰੀਬ ਦੀ ਨਾਮ ਜਪਣਾ, 
ਸੁਣਿਆਂ ਗੁਰਾਂ ਦਾ ਹੈ ਫੁਰਮਾਨ ਭਾਈ । 
ਕਤਲ ਕਰਨ ਉਹ ਬੇਜ਼ੁਬਾਨ ਭਾਈ । 


ਸੁਣ ਕੇ ਕਥਾ ਸਿੰਘ ਆਪਿਓਂ ਬਾਹਰ ਹੋਏ, 
ਅਕਾਲ ਬੁੰਗੇ ਵੱਲ ਕਦਮ ਵਧਾਇ ਦਿੱਤੇ । 
ਇੰਦ ਕੋਰ ਤੇ ਖੇਮ ਕੌਰ ਮਾਈਆਂ, 
ਪੱਲੂ ਧਰਮ ਦੇ ਹੈਣ ਫਰ੍ਹਾਇ ਦਿੱਤੇ। 
ਉਨ੍ਹਾਂ ਧਰਮ ਦਾ ਸਿੰਘਾਂ ਨੂੰ ਵਾਸਤਾ ਦੇ, 
ਡੰਕੇ ਧਰਮ ਦੇ ਹੈਣ ਬਜਾਇ ਦਿੱਤੇ। 
ਜਿਨ੍ਹਾਂ ਧਰਮ ਦੇ ਹੈ ਜਹਾਜ਼ ਚੜ੍ਹਨਾ, 
ਆਓ ਆਖ ਨੇ ਸ਼ਬਦ ਦੁਹਰਾਇ ਦਿੱਤੇ । 
ਥਾਣੇਦਾਰ ਨਿਗਰਾਨ ਜੋ ਵਿੱਚ ਮੇਲੇ, 
ਖ਼ਬਰ ਗੁਰਾਂ ਨੂੰ ਓਸ ਪਹੁੰਚਾਏ ਦਿੱਤੇ । 
ਜਾ ਕੇ ਗੁਰਾਂ ਨੂੰ ਹੈ ਸਮਝਾਇ ਦਿੱਤੈ । 
ਸੁਣ ਕੇ ਗੁਰਾਂ ਨੇ ਸਾਰੀ ਬਾਤ ਉਸਦੀ, 
ਭੇਜਿਆ ਲੱਖਾ ਸਿੰਘ ਉਨ੍ਹਾਂ ਸਮਝਾਉਣ ਖਾਤਰ। 
145 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 40 021016110 10112 000॥॥ 


ਅਜੇ ਸਮਾਂ ਨਾ ਦਏ ਇਜ਼ਾਜਤਾਂ ਜੀ, 
ਗੱਲ ਸਿੰਘਾਂ ਦੇ ਕੰਨੀਂ ਇਹ ਪਾਉਣ ਖਾਤਰ । 
ਕਿਹਾ ਏਥੇ ਹੀ ਗੱਲ ਦਬਾਉਣ ਖਾਤਰ। 
ਪਰ ਸਿੰਘ ਨਾ ਮੁੜਦੇ ਕਦਮ ਪਿੱਛੇ, 
ਖੜ੍ਹੇ ਜੋ ਸ਼ਹਾਦਤਾਂ ਪਾਉਣ ਖਾਤਰ। 
ਆਪ ਜਾ ਫਿਰ ਗੁਰਾਂ ਨੇ ਰੋਕਿਆ ਹੈ, 
ਕੋਸ਼ਿਸ਼ ਕੀਤੀ ਹੈ ਖੂਬ ਸਮਝਾਉਣ ਖਾਤਰ। 
ਅੰਨ੍ਹੇ ਜੋਸ਼ `ਚ ਗੱਲ ਨਾ ਮੰਨਦੇ ਨੇ, 
ਕਾਹਲੇ ਹੋਏ ਇਤਿਹਾਸ ਰਚਾਉਣ ਖਾਤਰ। 


ਹੀਰਾ ਸਿੰਘ ਤੇ ਲਹਿਣਾ ਸਿੰਘ ਦੋਨਾਂ, 
ਫੜ੍ਹ ਤਲਵਾਰ ਹੈ ਖਿੱਚ ਲਕੀਰ ਦਿੱਤੀ । 
ਪੀਣਾ ਜਿਸ ਸ਼ਹਾਦਤ ਜਾਮ ਆਉਣਾ, 
ਨਾਲੇ ਖੜ੍ਹ ਹੈ ਕਰ ਤਕਰੀਰ ਦਿੱਤੀ । 
ਜਥਾ ਇੱਕ ਸੋ ਚਾਲੀ ਤਿਆਰ ਹੈ ਸੀ, 
ਅੱਗੇ ਵਧਣ ਲਈ ਪੱਬਾਂ ਭਾਰ ਹੈ ਸੀ। 
ਖਾਲੀ ਹੱਥ ਦੀਵਾਨੇ ਸਨ ਸਿੰਘ ਬਹੁਤੇ, 
ਤੋੜ ਟਾਹਣਿਆਂ ਹੋਏ ਹੁਲਾਰ ਹੈ ਸੀ। 
ਚੜ੍ਹਿਆ ਧਰਮ ਜਜੂੰਨ ਸੀ ਸਿਰਾਂ ਉਤ, 
ਹੋਏ ਸਿਦਕ ਦੀ ਬੇੜੀ ਸਵਾਰ ਹੈ ਸੀ। 


ਪੈਦਲ ਤੂਰੇ ਨੇ ਸਿਰਾਂ `ਤੇ ਬੰਨ੍ਹ ਕਫ਼ਨ, 
ਕਰ ਗਏ ਹੱਦ ਲੁਧਿਆਣੇ ਦੀ ਪਾਰ ਲੋਕੋ। 
ਦੱਸਿਆ ਸਰਜੈਂਟ ਆ ਥਾਣੇਦਾਰ ਲੋਕੋ। 
146 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 0੫੧ ॥੨॥॥॥॥1॥2101 410 1021016110 10112 000॥॥ 


ਥਾਣੇਦਾਰ ਲੁਧਿਆਣੇ ਰਿਪੋਰਟ ਕੀਤੀ, 
ਦੱਸੇ ਸਮੇਂ ਦੇ ਓਸ ਆਸਾਰ ਲੋਕੋ। 
ਕੀਤੀ ਸਮੇਂ ਤੇ ਖੂਬ ਵਿਚਾਰ ਲੋਕੋ। 


(ਦੋਹਿਰਾ) 
ਭੇਜਣ ਲੱਖਾ ਸਿੰਘ ਨੂੰ, ਪੰਦਰਾਂ ਦੀ ਸਵੇਰ। 
ਖ਼ਬਰ ਕਰਨ ਸਰਕਾਰ ਨੂੰ, ਹੋ ਨਾ ਜਾਏ ਦੇਰ। 


(ਕਬਿੱਤ) 
ਭੇਜਿਆ ਸੁਨੇਹਾ ਹੈ ਜੀ, ਹਾਕਮਾਂ ਪਚਾਉਣ ਨੂੰ । 
ਵਸ ਦੀ ਨਾ ਗੱਲ ਰਹੀ, ਸਾਂਭਣਾ ਹਾਲਾਤ ਤਾਈਂ, 
ਨਾਜ਼ੁਕ ਸਥਿਤੀ ਉੱਤੇ, ਲਿਖ ਕਾਬੂ ਪਾਉਣ ਨੂੰ । 
ਸਾਂਭੇ ਸਰਕਾਰ ਮੋਕਾ, ਵਾਚ ਕੇ ਸਥਿਤੀ ਸਾਰੀ, 
ਦਿੱਤਾ ਹੈ ਸੁਨੇਹਾ ਹੱਥ, ਲੱਖਾ ਸਿੰਘ ਲਾਉਣ ਨੂੰ। 


ਕੀਤੀ ਹੈ ਸਥਿਤੀ ਸਾਰੀ, ਖੋਲ੍ਹ ਕੇ ਬਿਆਨ ਜੀ । 
ਸਾਂਭ ਲਓ ਸਾਂਭਿਆ ਜੇ, ਜਾਂਦਾ ਹੈ ਹਾਲਤ ਤਾਈਂ, 
ਆਖਿਆ ਹੈ ਜ਼ੋਰ ਦੇ ਕੇ, ਕਰਨਾ ਧਿਆਨ ਜੀ। 
ਸੁਣ ਕੇ ਸੀ ਗੱਲ ਸਾਰੇ, ਬਣੇ ਅਨਜਾਣ ਰਹੇ, 
ਕੀਤੀ ਨਾ ਪਰਖ ਕੋਈ, ਗੱਲ ਹੈ ਸਿਆਣ ਜੀ । 
“ਸੰਤ ਸਿੰਘਾ” ਜਾਪਦੀ ਹੈ, ਨੀਯਤ `ਚ ਖੋਟ ਉਨ੍ਹਾਂ, 
ਕੀਤਾ ਨਾ ਅਮਲ ਉਨ੍ਹਾਂ, ਉਸੇ ਨੂੰ ਬਿਠਾਣ ਜੀ। 


147 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 0੫੧ ॥੨॥॥॥॥1॥2101 410 1021016110 10112 000॥॥ 


(ਦੋਹਿਰਾ) 
ਰਾਮਪੁਰ ਨੂੰ ਹੋ ਜਥੇ, ਰੰਬੇਂ ਕੱਟੀ ਰਾਤ। 
ਪਿੰਡ ਮਲੌਦੇ ਹੋ ਤੁਰੇ, ਉੱਠ ਸੁਝ੍ਹਾ ਪਰਭਾਤ। 


ਪਿੰਡ ਮਲੌਦੇ ਪਹੁੰਚਿਆ, ਜਥਾ ਢਲਦਿਆਂ ਸ਼ਾਮ। 


ਬਦਨ ਸਿੰਘ ਨੇ ਸੁਣਦਿਆਂ, ਕਰ ਦਿੱਤਾ ਇਨਕਾਰ । 
ਪਰ ਸਿੰਘ ਨਾ ਸੁਣ ਰਹੇ, ਹੋਏ ਪੱਬਾਂ ਭਾਰ। 


(ਕਬਿੱਤ) 

ਕੀਤਾ ਹੈ ਬਦਨ ਸਿੰਘ, ਅੱਗੋਂ ਇਨਕਾਰ ਜੀ। 
ਬੋਲੇ ਮੰਦਾ ਚੰਗਾ ਸਨ, ਆਪੇ ਤੋਂ ਬਾਹਰ ਹੋਏ, 
ਮੰਗੇ ਜਦੋਂ ਮਿਲੇ ਨਹੀਂ', ਉਨ੍ਹਾਂ ਹਥਿਆਰ ਜੀ । 
ਆਖਰ ਨੂੰ ਹੋਈ ਹੈ ਜੀ, ਉਨ੍ਹਾਂ `ਚ ਬਹਿਸ ਫਿਰ, 
ਵਧ ਗਿਆ ਦੇਖਦਿਆਂ, ਇਵੇਂ ਤਕਰਾਰ ਜੀ, 
ਆਖਰ ਝਪਟ ਪਏ, ਮਾਰ ਕੇ ਦਹਾੜ ਸਿੰਘ, 
ਪਾ ਲਏ ਨੇ ਹੱਥ ਮੁੱਠੇ, ਸਿੱਧੇ ਤਲਵਾਰ ਜੀ। 


ਹੱਥੋ ਪਾਈ ਵਿੱਚ ਲੋਕੋ, ਹੋਏ ਕਈ ਜ਼ਖ਼ਮੀ ਨੇ, 

ਹੈ ਨਾ ਸੀ ਉਮੀਦ ਅੱਗੋਂ, ਹੋਉ ਇਨਕਾਰ ਜੀ । 

ਜ਼ੋਰ ਅਜਮਾਈ ਵਿੱਚ, ਲੱਥ ਗਈਆਂ ਪੱਗਾਂ ਸਨ, 

ਦੋ ਦੋ ਦੇਨਾਂ ਪਾਸਿਆਂ ਤੋਂ, ਗਏ ਜਾਨਾਂ ਵਾਰ ਜੀ। 

ਸੋਚਦਾ ਬਦਨ ਸਿੰਘ, ਕੇਹੀ ਪਈ ਮਾਰ ਜੀ। 
148 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


ਪਿਆ ਘਮਸਾਨ ਐਸਾ, ਚਿੱਤ ਨਾ ਸੀ ਚੇਤੇ ਕੁਝ 
ਸਮਝ ਨਾ ਆਵੇ ਉਸ, ਹੋਇਆ ਅਵਾਜ਼ਾਰ ਜੀ। 


ਗੁਰਾਂ ਦਾ ਹੁਕਮ ਹੁੰਦਾ, ਵਾਰ ਦੇਂਦਾ ਸਾਰਾ ਕੁਝ, 
ਕਰਦਾ ਨਾ ਬੰਦਾ ਮੂੰਹੋਂ, ਕਦੇ ਇਨਕਾਰ ਜੀ । 
ਮਨਮੁਖਾਂ ਤਾਈ' ਸੋਚੇ, ਸਮੇਂ ਦਾ ਗਿਆਨ ਨਹੀਂ, 
ਹੋ ਗਿਆ ਏ ਸਿਰਾਂ ਉੱਤੇ, ਭੂਤ ਅਸਵਾਰ ਜੀ। 
ਸਿਰਾਂ `ਤੇ ਕਫ਼ਨ ਬੰਨ੍ਹ, ਉੱਤਰੇ ਮੈਦਾਨ ਨੇ ਜੋ, 
ਵਧਦੇ ਹੀ ਜਾਣ ਅੱਗੇ, ਸਮੇਂ ਦੀ ਨਾ ਸਾਰ ਜੀ। 
ਵੜ੍ਹ ਕੇ ਤਬੇਲੇ ਵਿੱਚ, ਖੋਲ੍ਹ ਲਈਆਂ ਘੋੜੀਆਂ, 
ਖੋਹ ਕੇ ਤੁਰੇ ਅਸਲਾ, ਤੇ ਕੀਤੀ ਮਾਰ ਧਾੜ ਜੀ। 


ਹਿੱਲ ਗੀ ਖ਼ਬਰ ਸੁਣ, ਗੋਰੀ ਸਰਕਾਰ ਜੀ। 
ਡੀ. ਸੀ. ਅਤੇ ਐਸ. ਪੀ. ਨੇ, ਆਣ ਪੜਤਾਲ ਕੀਤੀ, 
ਮੌਕੇ ਤੇ ਤਸੀਲਦਾਰ, ਸਣੇ ਥਾਣੇਦਾਰ ਜੀ। 
ਰਿ 
ਸੱਦੋ ਗੁਰਾਂ ਤਾਈਂ ਦੇਖੇ, ਸਮੇਂ ਦੇ ਆਸਾਰ ਜੀ। 
ਕਰਨੀ ਨਾ ਦੇਰ ਝੱਟ, ਹਾਜ਼ਰ ਕਰੋ ਜਾ ਗੁਰੂ, 
ਬੜਾ ਹੀ ਜ਼ਰੂਰੀ ਉਨ੍ਹਾਂ, ਨਾਲ ਹੈ ਵਿਚਾਰ ਜੀ । 


ਗੁਰਾਂ ਦੇ ਜੋ ਨਾਮ ਲੋਕੋ, ਫਤਵਾ ਫੜਾਇਆ ਹੈ। 
ਮਿਲਿਆ ਤਸੀਲਦਾਰ, ਹੁਕਮ ਸੁਣਾਇਆ ਹੈ ਹੈ। 
ਗੁਰਾਂ ਨੇ ਸੁਨੇਹਾ ਸੁਣ, ਕਿਹਾ ਝੱਟ ਸੇਵਾਦਾਰਾਂ, 
ਘੋੜੇ ਪਾਈਆਂ ਕਾਠੀਆਂ, ਨਾ ਸਮਾਂ ਜੀ ਗਵਾਇਆ ਹੈ। 
ਪੰਜ ਸਿੰਘ ਨਾਲ ਲੈ ਕੇ, ਪਹੁੰਚੇ ਮਲੌਦ ਸਨ, 
149 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 0੫੧ ॥੨॥॥॥॥1॥2101 410 1021016110 10112 000॥॥ 


ਕਾਵਨ ਨੇ ਨਾਲ ਹੋ ਕੇ, ਮੋਕਾ ਜੀ ਦਿਖਾਇਆ ਹੈ। 


ਬੈਠ ਡੀ. ਸੀ. ਨਾਲ ਉਨ੍ਹਾਂ, ਕੀਤੀ ਗੱਲਬਾਤ ਜੀ । 
ਆਖਿਆ ਗੁਰਾਂ ਦੇ ਤਾਈਂ, ਉਸ ਸਮੇਂ ਡੀ. ਸੀ. ਖਾਸ, 
ਆਉਣਾ ਹੈ ਜ਼ਰੂਰੀ ਥੋਡਾ, ਭਾਵੇਂ ਹੋਵੇ ਰਾਤ ਜੀ । 
ਲਈ ਹੈ ਵਿਦਾਇਗੀ ਗੁਰਾਂ, ਵਾਚ ਕੇ ਹਾਲਾਤ ਜੀ। 
ਮੌਸਮ ਖਰਾਬ ਉੱਤੋਂ, ਘਟਾ ਛਾਈ ਅੰਬਰ `ਤੇ, 
ਤੁਰੇ ਨੇ ਭੈਣੀ ਨੂੰ ਸ਼ੁਰੂ, ਹੋਈ ਬਰਸਾਤ ਜੀ। 


ਵਿਗੜੇ ਮੋਸਮ ਦੇਖ, ਮੁੜੇ ਨੇ ਸਿਆੜ੍ਹ ਵੱਲ, 
ਪਹੁੰਚ ਕੇ ਸਿਆੜ੍ਹ ਉਨ੍ਹਾਂ, ਕੀਤਾ ਵਿਸ਼ਰਾਮ ਜੀ। 
ਕੀਤੇ ਨੇ ਬਚਨ ਗੁਰਾਂ, ਸੁਣੇ ਖਾਸ ਆਮ ਜੀ। 
ਜਪਦੀ ਸੰਗਤ ਬੈਠ, ਸਤਿਗੁਰ ਨਾਮ ਜੀ। 
ਏਸ ਲਈ ਧਰਤੀ ਹੈ, ਬਣੀ ਇਹ ਧਾਮ ਜੀ। 
(ਦੋਹਿਰਾ) 
ਵੇਲਾ ਪਿਛਲੇ ਪਹਿਰ ਦਾ, ਹੈ ਸੀ ਮੂੰਹ ਹਨੇਰ। 
ਸਿੰਘ ਕੋਟਲੇ ਜਾ ਵੜੇ, ਤੜਕੇ ਬੜੀ ਸਵੇਰ। 
ਧੁੰਦ ਧੁਆਖੀ ਰਾਤ ਸੀ, ਸੁੰਨੇ ਹੈ ਸਨ ਰਾਹ। 
ਚਿੜੀਮਾਰ ਮੁਹੱਲੇ ਨੇ, ਪਹੁੰਚੇ ਬੇਪਰਵਾਹ। 
ਵੱਢੇ ਰੱਸੇ ਗਊਆਂ, ਵੱਲ ਬਣੀ ਛਛਕੇਰ । 
150 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ੧3੧0181ਇ॥0੫੧6001੫1.60।। 


ਕੋਤਵਾਲੀ ਵੱਲ ਵਧੇ, ਲਾਈ ਹੈ ਨਾ ਦੇਰ। 


(ਕਬਿੱਤ) 
ਚਿੜੀਮਾਰਾਂ ਵੱਲ ਜਾਣ, ਫਟਾ ਫਟ ਵਧਦੇ । 
ਸੁੰਨਸਾਨ ਹੈ ਸੀ ਰਾਤ, ਪਿਛਲਾ ਪਹਿਰ ਲੋਕੋ, 
ਪੋਹ ਦਾ ਮਹੀਨਾ, ਦੀਵੇ ਟਾਂਵੇਂ ਟਾਂਵੇਂ ਜਗਦੇ। 

ਰਾਹਾਂ ਨੇ ਧੁਆਖੀਆਂ ਜੀ, ਧੁੰਦ ਦੇ ਬੱਦਲ ਛਾਏ, 
ਚਿਹਰੇ ਨੇ ਸੁਰਖ ਸੂਹੇ, ਅੰਗਿਆਰ ਦਗ਼ਦੇ। 
ਛੱਡੀਆਂ ਨੇ ਗਊਆਂ, ਉਨ੍ਹਾਂ ਨਾਲ ਬੀੜ ਲੱਗਦੇ । 


(ਦੋਹਿਰਾ) 
ਛੱਡ ਗਊਆਂ ਤੁਰ ਪਏ, ਕੋਤਵਾਲੀ ਦੇ ਵੱਲ। 
ਬਿਨ ਸੋਧੇ ਕੋਤਵਾਲ ਨੂੰ, ਹੋਣਾ ਹੈ ਨਾ ਹੱਲ। 


(ਕਬਿੱਤ) 

ਖੋਲ੍ਹ ਕੇ ਗਊਆਂ ਤਾਈਂ, ਵਧੇ ਕੋਤਵਾਲੀ ਵੱਲ, 
ਤੁਰੇ ਕੋਤਵਾਲ ਤਾਈ ਸਬਕ ਸਿਖਾਉਣ ਨੂੰ। 
ਜਾਂਦੇ ਨੇ ਬਜ਼ਾਰੀ' ਜਦੋਂ, ਪੈੜ ਚਾਲ ਹੋਵੇ ਡਾਢੀ, 
ਇੱਕ ਦੂਜੇ ਨਾਲੋਂ ਅੱਗੇ, ਮਰਨ ਮਰਾਉਣ ਨੂੰ। 
ਛੇੜੀ ਨਾ ਦੁਕਾਨ ਕੋਈ, ਕਿਸੇ ਦਾ ਮਕਾਨ ਕੋਈ, 
ਸਿੱਧਾ ਹੱਥ ਪਾਉਣੈ, ਕੋਤਵਾਲ ਵਾਲੀ ਧੌਣ ਨੂੰ। 
ਵਧਿਆ ਸ਼ਹੀਦੀ ਜਥਾ, ਸੁੰਨਸਾਨ ਸੜਕਾਂ `ਤੇ, 
ਆਖਿਆ ਨਾ ਹੋਰ ਕੁਝ, ਕਿਸੇ ਆਵਾ ਗੌਣ ਨੂੰ। 


ਪੂਰਬ `ਚ ਲਾਲੀ ਹੋਈ, ਚੜ੍ਹਦੀ ਸਵੇਰ ਹੈ ਸੀ, 
151 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 410 1021016110 10112 000॥॥ 


ਚਿੜੀਆਂ ਜਨੌਰ ਲਾਉਣ, ਅੰਬਰੀ' ਉਡਾਰੀਆਂ। 
ਅੱਗੇ ਵੀ ਸਿਪਾਹੀ ਕਰੀ', ਬੈਠੇ ਨੇ ਤਿਆਰੀਆਂ। 
ਬੋਲ ਦਿੱਤਾ ਹੱਲਾ ਜਾ ਕੇ, ਪੈ ਗਈ ਭਾਜੜ ਫਿਰ, 
ਚੱਲੇ ਗੋਲੀ ਕੈੜ-ਕੈੜ, ਪੈਣ ਕਿਲਕਾਰੀਆਂ। 
ਵਗ਼ਦੀ ਹੈ ਰੱਤ ਧੌਣੋਂ, ਪੈਣ ਪਿਚਕਾਰੀਆਂ। 


ਪੈ ਗਿਆ ਹੈ ਰੌਲਾ ਸਾਰੇ, ਮੱਚੀ ਹਾਹਾਕਾਰ ਜੀ। 
ਗਲੀ ਮੁਹੱਲਿਆਂ `ਚ, ਫੈਲਿਆ ਸਹਿਮ ਸਾਰੇ, 
ਤੱਕਦੇ ਨੇ ਲੋਕ ਮੂੰਹਾਂ, ਵੱਲ ਨਰ ਨਾਰ ਜੀ। 
ਕੀਤੇ ਦਰਵਾਜ਼ੇ ਬੰਦ, ਕਈਆਂ ਨੇ ਘਰਾਂ ਦੇ ਲੋਕੋ, 
ਝੁੰਡਾਂ ਵਿੱਚ `ਕੱਠੇ ਲੋਕ, ਬੰਦ ਨੇ ਬਾਜ਼ਾਰ ਜੀ। 
ਇੱਕ ਦੂਜੇ ਵੱਲ ਵੇਂਹਦੇ, ਨਜ਼ਰਾਂ ਪਸਾਰ ਜੀ। 


ਇਸ ਘਮਸਾਨ ਵਿੱਚ, ਮਰੇ ਨੇ ਸਿਪਾਹੀ ਸੱਤ, 
ਸੱਤਾਂ ਹੀ ਸ਼ਹਾਦਤਾਂ ਦੇ, ਪੀਤੇ ਸਿੰਘਾਂ ਜਾਮ ਨੇ। 
ਬੱਤੀ ਨੇ ਫੱਟੜ ਹੋਏ, ਦੋ ਨੇ ਗੰਭੀਰ ਡਾਢੇ, 
ਹੁੰਦੇ ਜੀ ਲੜਾਈ ਵਾਲੇ, ਇਹੋ ਪਰਿਣਾਮ ਨੇ। 
ਬਿਖਰਿਆ ਖੂਨ ਸਾਰੇ, ਹੈ ਸੀ ਕੋਤਵਾਲੀ ਵਿੱਚ, 
ਦੇਖਿਆ ਸੀ ਨੇੜੇ ਜਾ ਕੇ, ਜਦੋਂ ਜੀ ਅਵਾਮ ਨੇ। 
ਏਸ ਵਾਰਦਾਤ ਪਿੱਛੋਂ, ਹੋ ਗਏ ਹਰਨ ਉੱਥੋਂ, 
ਚੁੱਕਣਾ ਕਦਮ ਅੱਗੇ, ਦੇਖੈ ਨਜ਼ਾਮ ਨੇ। 


(ਦੋਹਿਰਾ) 
ਸਿੰਘ ਪੱਤਰੇ ਬਾਚਗੇ, ਕਰਕੇ ਆਪਣੀ ਕਾਰ। 


152 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 40 021016110 10112 000॥॥ 


ਰੜ੍ਹ ਪਿੰਡ ਵੱਲ ਤੂਰ ਗਏ, ਸਾਂਭ ਹੱਥੀਂ ਹਥਿਆਰ। 


(ਕਬਿੱਤ) 

ਪਹੁੰਚ ਗਏ ਰੜ੍ਹ ਜਦੋਂ, ਹੋ ਗਿਆ ਹਨੇਰ ਲੋਕੋ, 

ਬੈਠਕੇ ਨੇ "ਕੱਠੇ ਸਾਰੇ, ਸਮੇਂ ਨੂੰ ਵਿਚਾਰ ਦੇ । 
ਹੋ ਗਈ ਕਾਹਲ ਡਾਢੀ, ਸਮੇਂ ਨੂੰ ਵਿਚਾਰਿਆ ਨਾ, 

ਠੰਢੇ ਚਿੱਤ ਹੋ ਕੇ ਝਾਤੀ, ਸਮੇ' ਵੱਲ ਮਾਰਦੇ । 
ਹੈ ਨਾ ਸੀ ਉਚਿਤ ਸਮਾਂ, ਮਿਲਿਆ ਨਾ ਸਾਥ ਤਦੇ, 

ਫਸੇ ਹਨ ਅਜੇ ਲੋਕੀ, ਵਿੱਚ ਮੰਝਧਾਰ ਦੇ। 
“ਜਾਣੈ ਜਿਸ ਜਾਓ? ਹੀਰਾ ਸਿੰਘ ਨੇ ਐਲਾਨ ਕੀਤਾ, 

“ਛੱਡਣਾ ਨਾ ਖੇਤ ਅਸਾਂ” ਮੂੰਹੇਂ ਨੇ ਉਚਾਰਦੇ। 


ਕੱਚੇ ਪਿੱਲੇ ਹੁੰਦੇ ਨਹੀਂ, ਕਦੇ ਜਿੰਦ ਵਾਰ ਦੇ। 
ਦੋਨਾਂ ਮਾਈਆਂ ਬੰਨ੍ਹੇ ਨੇ, ਸਿਰਾਂ `ਤੇ ਕਫ਼ਨ ਲੋਕੋ, 
ਖੜ੍ਹੀਆਂ ਨੇ ਮੋਢੀ ਬਣ, ਵਿੱਚ ਜੀ ਕਤਾਰ ਦੇ। 
ਹੀਰਾ ਸਿੰਘ ਦਿੱਤਾ ਹੈ ਜੀ, ਫੈਸਲਾ ਸੁਣਾ ਸਿੰਘਾਂ, 
ਹੱਸ ਹੱਸ ਸਿੰਘ ਉਸ, ਤਾਈ' ਸਵੀਕਾਰ ਦੇ। 
ਸ਼ੇਰਪੁਰ ਥਾਣੇ ਜਾ ਕੇ, ਦੇਣੀ ਗ੍ਰਿਫਤਾਰੀ ਹੈ ਜੀ, 
ਸਣੇ ਹਥਿਆਰ ਘੋੜੇ, ਸਾਹਵੇਂ ਥਾਣੇਦਾਰ ਦੇ। 
(ਦੋਹਿਰਾ) 

ਉੱਠ ਸਵੇਰੇ ਤੁਰੇ ਨੇ, ਸ਼ੇਰ ਪੁਰੇ ਦੇ ਵੱਲ। 
ਖ਼ੁਦ ਨੂੰ ਕਰਨਾ ਪੇਸ਼ ਹੈ, ਮਨੀ ਵਸਾਈ ਗੱਲ। 

ਥਾਣੇ ਪਹੁੰਚੇ ਜਦ ਨੇ, ਕੰਬਿਆ ਥਾਣੇਦਾਰ । 
ਸਣੇ ਸਿਪਾਹੀ ਸੰਤਰੀ, ਚੁੱਕ ਖੜ੍ਹੇ ਹਥਿਆਰ। 


153 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥੨॥॥॥॥1॥2101 410 1021016110 10112 000॥॥ 


ਉਸ ਪਲ ਥਾਣੇਦਾਰ ਦੇ, ਅੱਗੇ ਰੱਖ ਹਥਿਆਰ । 
ਕਰਨ ਸਮਰਪਣ ਸੂਰਮੇ, ਖੜ੍ਹ ਕੇ ਵਿੱਚ ਕਤਾਰ। 


ਨਾਜ਼ਿਮ ਨਿਆਜ਼ ਅਲੀ ਜੋ, ਪਰਬੰਧਕ ਸਰਕਾਰ । 
ਲਿਖ ਪਰਵਾਨਾ ਭੇਜਿਆ, ਪਟਿਆਲੇ ਦਰਬਾਰ। 


ਰਾਜਾ ਵਫ਼ਾ ਕਮਾਂਵਦਾ, ਭੇਜ ਗੋਰੀ ਸਰਕਾਰ । 
ਫੜ੍ਹ ਲਏ ਬਾਗ਼ੀ ਰੜ੍ਹ ਤੋਂ, ਲਿਖਦਾ ਪੱਖ ਉਭਾਰ। 


(ਕਬਿੱਤ) 

ਲਿਖੇ ਇਤਲਾਹ ਲੋਕੋ, ਲਿਖਦਾ ਵਧਾਏ ਜੀ। 
ਕੀਤਾ ਜਿਨ੍ਹਾਂ ਕਾਂਡ ਹੈ ਜੀ, ਮਹਾਰਾਜ ਕੋਟਲੇ `ਚ, 
ਉਹ ਕੂਕੇ ਸਿੰਘ ਨੇ, ਪੁਲਿਸ ਹੱਥ ਆਏ ਜੀ। 
ਗਿਣਤੀ ਛਿਆਹਟ ਹੈ, ਮਰਦਾਂ ਦੀ ਮਹਾਰਾਜ, 
ਦੋ ਨੇ ਨਾਲ ਔਰਤਾਂ ਵੀ, ਲਿਖ ਸਮਝਾਏ ਜੀ । 

ਭੇਜੀ ਇਤਲਾਹ ਲਿਖ, ਬੰਦ ਨੇ ਅਮਰਗੜ੍ਹ, 
ਫੜਕੇ ਕਿਲੇ ਦੇ ਵਿੱਚ, ਕੈਦ ਸਭੇ ਪਾਏ ਜੀ। 


ਕੀਤਾ ਹੈ ਬਿਆਨ ਸਾਰਾ, ਹਾਲ ਸਮਝਾਇਆ ਹੈ। 
ਅੱਗੇ ਜੀ ਸੁਨੇਹਾ ਉਸ, ਕਾਵਨ ਨੂੰ ਲਾਇਆ ਹੈ। 
ਹੋ ਗਿਆ ਗੁੱਸੇ `ਚ ਲਾਲ, ਕਾਵਨ ਸੁਨੇਹਾ ਪਾ ਕੇ, 
ਥਰ ਥਰ ਕੰਬੇ ਖੂਨ, ਅੱਖਾਂ ਵਿੱਚ ਆਇਆ ਹੈ। 
ਭੂੰਨਾਂ ਤੋਪਾਂ ਨਾਲ ਇਨ੍ਹਾਂ, ਬੋਲੇ ਘਬਰਾਇਆ ਹੈ। 
154 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ੧3੧01੪1ਇ॥00%੧6001੫1.60।। 


ਲਿਖਿਆ ਕਮਿਸ਼ਨਰ, ਆ ਕੇ ਕਰਾਂ ਕਾਰਵਾਈ, 
ਜਾਓ ਜਾ ਕੇ ਮੌਕਾ ਦੇਖ, ਸਮੇਂ ਨੂੰ ਸੰਭਾਲਣਾ। 
ਕਰ ਜਲਾਵਤਨ ਮੈਂ, ਆਵਾਂ ਰਾਮ ਸਿੰਘ (ਗੁਰੂ) ਤਾਈਂ, 
ਪਹੁੰਚਦਾ ਜਲਦ ਹਾਂ, ਮੈਂ ਕਰੋ ਐਸੀ ਘਾਲਣਾ । 
ਤੁਰਿਆ ਕਾਵਨ ਹੈ ਸੀ, ਗੁੱਸੇ `ਚ ਮਲੌਦ ਪਿੰਡੋਂ, 
ਮੰਨੀ ਨਾਹੀਂ ਗੱਲ ਉਸ, ਸਿਖਿਆ ਨਾ ਟਾਲਣਾ। 
“ਭੇਜਿਓ ਜਲਦ ਤੋਪਾਂ”, ਹੋਵੇ ਹੁਕਮ ਦੀ ਪਾਲਣਾ। 


ਬੈਠੇ ਸੀ ਸਿਆੜ੍ਹ ਬਾਬਾ (ਗੁਰੂ) ਘੇਰ ਬਰਸਾਤ ਲਿਆ, 
ਸੰਗਤ `ਚ ਬੈਠ ਜਪ, ਰਹੇ ਕਰਤਾਰ ਸੀ। 
ਸਿੰਘਾਂ ਨੇ ਜਾ ਕਰਿਆ ਸੀ, ਧਾਰਿਆ ਜੋ ਮਨ ਵਿੱਚ, 
ਟਲੇ ਨਹੀ' ਸਿੰਘ ਨਾਹੀਂ, ਕੀਤਾ ਜੀ ਵਿਚਾਰ ਸੀ। 
ਬਦਲਾ ਸੀ ਲਿਆ ਜਾ ਕੇ, ਉਨ੍ਹਾਂ ਕੋਤਵਾਲ ਕੋਲੋਂ, 
ਛੇੜਿਆ ਨਾ ਘਰ ਕੋਈ, ਨਾ ਹੀ ਹੈ ਬਾਜ਼ਾਰ ਸੀ। 
ਮਨ ਵਿੱਚ ਗੁੱਸਾ ਹੈ ਸੀ, ਗੋਰੀ ਸਰਕਾਰ ਉੱਤੇ, 
ਜਜ਼ਬਾ ਸਿੰਘਾਂ ਦਾ ਲੋਕੋ, ਸੱਚ ਵਾਲੀ ਕਾਰ ਸੀ। 


155 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥੨॥॥॥॥1॥2101 40 021016110 10112 000॥॥ 


ਸਰਗ ਸਤਾਰ੍ਹਵਾਂ 
(ਦੋਹਿਰਾ) 
ਕਾਵਨ ਡੀ. ਸੀ. ਸਮੇਂ ਦਾ, ਭਖਿਆ ਜਿਉ ਅੱਗਿਆਰ। 
ਖ਼ੂਨੀ ਹੇਲੀ ਖੇਡਣੀ, ਲਿਆ ਓਸ ਮਨ ਧਾਰ। 


(ਕਬਿੱਤ) 
ਕਾਵਨ ਦੇ ਸਿਰ ਉੱਤੇ, ਭੂਤ ਸੀ ਸਵਾਰ ਜੀ। 
ਤੋਪਾਂ ਤੇ ਬਾਰੂਦ ਸਣੇ, ਤੋਪਦੀ ਬੁਲਾਉਣ ਲਈ, 
ਹੁਕਮ ਰਿਆਸਤਾਂ 'ਤੇ, ਦਿੱਤਾ ਉਸ ਚਾੜ੍ਹ ਜੀ। 
ਭੇਜਿਆ ਬਾਰੂਦ ਸਣੇ, ਘੋੜ ਅਸਵਾਰ ਜੀ। 
ਪਿੰਡ ਨੇ ਜਮਾਲਪੁਰ, ਮੈਦਾਨ ਵਿਚਕਾਰ ਜੀ। 


ਸਾਕਾ ਮੈਂ ਬਿਆਨ ਕਰਾਂ, ਸੂਰਬੀਰ ਯੋਧਿਆਂ ਦਾ, 
ਪੈਂਦੇ ਨੇ ਸ਼ਬਦ ਥੋੜ੍ਹੇ, ਬੜਾ ਵੱਡਾ ਸਾਰ ਹੈ। 
ਬਲਦੀ ਸ਼ਸ੍ਹਾਂ `ਤੇ, ਪਰਵਾਨੇ ਜਿੰਦ ਵਾਰਦੇ ਨੇ, 
ਜਾਣਦੀ ਲੁਕਾਈ ਜਾਣੇ, ਸਾਰਾ ਸੰਸਾਰ ਹੈ। 
ਕਾਵਨ ਦੇ ਸਿਰ ਬੋਲੇ, ਸਤਾ ਦਾ ਹੰਕਾਰ ਹੈ। 
ਆਖਰ ਨੂੰ ਭੁੱਖੇ ਭਾਣੇ, ਆਏ ਨੇ ਮੈਦਾਨ ਯੋਧੇ, 
ਜੁੜਿਆ ਹਜੂਮ ਲੋਕੋ, ਹੋ ਕੇ ਪੱਬਾਂ ਭਾਰ ਹੈ। 


ਬੀੜੀਆਂ ਮੈਦਾਨ ਤੋਪਾਂ, ਕਾਵਨ ਹੁਕਮ ਚਾੜ੍ਹੇ, 
ਲਾਉਂਦੇ ਜੈਕਾਰੇ ਰੇ ਸਿੰਘ, ਤੋਪਾਂ ਅੱਗੇ ਖੜ੍ਹ ਕੇ। 
ਕੇਸ ਨਾ ਕਚਹਿਰੀ ਕੋਈ, ਪੁੱਛ ਨਾ ਦਲੀਲ ਹੋਈ, 


156 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 । €0੫੧ ॥॥੨॥॥॥॥1॥2101 40 021016110 10112 000॥॥ 


ਗਾਥਾ ਇਤਿਹਾਸ ਵਾਲੀ, ਦੇਖ ਲੈਣਾ ਪੜ੍ਹ ਕੇ। 
ਸੱਤ ਕੂਕੇ ਸੱਤ ਤੋਪਾਂ, ਸਾਹਵੇਂ ਨੇ ਤੋਪਾਂ ਦੇ ਖੜ੍ਹੇ 
ਤਾਣ ਕੇ ਸੀਨੇ ਨੇ ਸਿੰਘ, ਗੁਰਾਂ ਦੇ ਜੀ ਅੜਕੇ। 
ਦੇਖਦਾ ਹਜ਼ੂਮ ਖੜ੍ਹਾ, ਦਿਲਾਂ ਤਾਈਂ ਫੜ੍ਹ ਕੇ। 


ਚਿਹਰਿਆਂ ਜਲਾਲ ਡਾਢਾ, ਚੜ੍ਹਦੇ ਦੀ ਭਾਅ ਮਾਰੇ, 
“ਸਤਿਨਾਮ ਵਾਹਿਗੁਰੂ” ਵਾਕ ਮੁੱਖੋਂ ਬੇਲਦੇ। 

ਸ਼ਿਸ਼ ਰਾਮ ਸਿੰਘ (ਗੁਰੂ) ਜੀ ਦੇ, ਖੜ੍ਹਗੇ ਤੋਪਾਂ ਦੇ ਅੱਗੇ, 
ਰਤਾ ਵੀ ਨਾ ਡਰ ਮੁੱਖ, ਰਤਾ ਵੀ ਨਾ ਡੋਲਦੇ। 
ਜਾਪਦੇ ਨੇ ਕਰਦੇ ਮਖੋਲ ਸਿੰਘ ਮੌਤ ਤਾਈਂ, 
ਲੰਘਿਆ ਨਾ ਡਰ ਮਾਸਾ, ਲੱਗੇ ਉਨ੍ਹਾਂ ਕੋਲ ਦੇ। 
ਪਾ ਰਹੇ ਸ਼ਹਾਦਤਾਂ ਨੇ, ਸਿਦਕੀ ਗੁਰਾਂ ਦੇ ਸਿੰਘ, 
ਪੰਛੀ ਆਕਾਸ਼ `ਚ ਪਰ੍ਹਾਂ, ਨੂੰ ਜਿਉਂ ਨੇ ਤੋਲਦੇ। 


ਧੰਨ ਗੁਰੂ ਰਾਮ ਸਿੰਘ, ਤੇਰੀ ਵਡਿਆਈ ਐ। 

ਧੰਨ ਸੂਰਬੀਰ ਯੋਧੇ ਕੁਕੇ ਸਿੰਘ ਧੰਨ ਤੇਰੇ, 
ਪਾ ਰਹੇਂ ਸ਼ਹਾਦਤਾਂ ਨੇ, `ਦੇਖਦੀ ਲੁਕਾਈ ਐ। 
ਵਾਂਗ ਨੇ ਪਤੰਗਿਆਂ ਦੇ, ਇੱਕ ਨਾਲੋਂ ਦੂਜਾ ਅੱਗੇ, 
ਭੱਜ ਭੱਜ ਜਾਣ ਦਿਲ, ਡਰ ਨਹੀ' ਰਾਈ ਐ। 
ਚਿਹਰਿਆਂ ਜਲਾਲ ਹੈ, ਚੜ੍ਹਦੇ ਜੀ ਭਾਨ ਵਾਂਗੂੰ, 
ਸ਼ਸ੍ਹਾਂ ਜੋ ਕ੍ਰਾਂਤੀ ਵਾਲੀ, ਦਿਲਾਂ `ਚ ਜਗਾਈ ਐ। 


ਜ਼ਬਰ ਇਹ ਦਿਲਾਂ ਤੋ ਨਾ, ਹੁੰਦਾ ਹੈ ਸਹਾਰ ਜੀ। 
ਦੇਖਦੇ ਨੇ ਖੜ੍ਹੇ ਲੋਕੀ, ਹੋਏ ਨੇ ਲਾਚਾਰ ਜੀ। 
157 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥੨॥॥॥॥1॥2101 410 021016110 1012 000॥॥ 


ਧਰਤੀ ਹੈ ਰੱਤ ਰੰਗੀ, ਲਾਸ਼ਾਂ ਦੇ ਅੰਬਾਰ ਜੀ। 
ਹੈ ਨਹੀਂ ਅਸਰ ਕੋਈ, ਜ਼ਾਬਰ `ਤੇ ਜ਼ੁਲਮ ਦਾ, 
ਫੇਰੇ ਦਾੜ੍ਹੀ ਹੱਥ ਖੜ੍ਹਾ, ਤੋਪਾਂ ਵਿਚਕਾਰ ਜੀ। 


ਕਾਵਨ ਦੇ ਨਾਲ ਖੜ੍ਹੀ, ਕਾਵਨ ਦੀ ਮੇਮ ਤੱਕੇ 
ਦੇਖਦੀ ਹੈ ਬਾਲ ਇੱਕ, ਝਾਤੀ ਜਦੋ' ਮਾਰਦੀ। 
ਸੋਹਣਾ ਜਿਹਾ ਗੋਲ਼ ਮੁੱਖ, ਜਥੇ `ਚ ਬਿਸ਼ਨ ਸਿੰਘ, 
ਚਿਹਰੇ 'ਤੇ ਜਲਾਲ ਡਾਢਾ, ਮੁੱਖ ਨੂੰ ਨਿਹਾਰਦੀ। 
ਫੜ ਕੇ ਮੋਢੇ ਤੋਂ ਉਸ, ਕਾਵਨ ਹਲਣਾ ਦਿੱਤਾ, 
“ਕਰਿਓ ਰਹਿਮ ਜ਼ਰਾ”, ਮੂੰਹੋਂ ਹੈ ਉਚਾਰਦੀ। 
ਬਾਲ ਹੈ ਵਰੇਸ ਵਿੱਚ, ਹੋਇਆ ਗੁੰਮਰਾਹ ਜਾਪੇ, 
ਛੱਡ ਦਿਓ ਬਾਲ ਤਾਈ', ਅਰਜ਼ ਗੁਜਾਰਦੀ । 


ਬਾਲਕ ਬਿਸ਼ਨ ਸਿੰਘ, ਪਾਸ ਜੀ ਬੁਲਾਇਆ ਹੈ। 
“ਕਰੇਂ ਜੇ ਕਬੂਲ ਹੈ ਨਹੀਂ, ਰਾਮ ਸਿੰਘ ਗੁਰੂ ਮੇਰਾ, 
ਬਖਸ਼ ਦੇਵਾਂ ਜਾਨ ਬੱਚਾ”, ਬੋਲ ਕੇ ਸੁਣਾਇਆ ਹੈ। 
ਸੁਣਿਆ ਬਿਸ਼ਨ ਸਿੰਘ, ਝਪਟਿਆ ਸ਼ੇਰ ਵਾਂਗੂੰ, 
ਫੜ ਲਈ ਦਾੜ੍ਹੀ ਉਸ, ਸਮਾਂ ਨਾ ਗਵਾਇਆ ਹੈ। 
ਚੀਕਦਾ ਕਾਵਨ ਦਾੜ੍ਹੀ, ਛੱਡਦਾ ਨਾ ਬਾਲ ਹੈ ਜੀ, 
ਮਾਰੇ ਉੱਚੀ ਚਾਂਘਰਾਂ ਤੇ, ਰੋਲਾ ਉਸ ਪਾਇਆ ਹੈ॥ 


ਤੱਕ ਕੇ ਹਾਲਾਤ ਤਾਈ, ਆਏ ਨੇ ਸਿਪਾਹੀ ਝੱਟ, 
ਕੀਤੀ ਬੜੀ ਕੋਸ਼ਿਸ਼ ਹੈ, ਦਾੜ੍ਹੀ ਨੂੰ ਛਡਾਉਣ ਦੀ । 


ਅਉ 
ਪਾ ਗਿਆ ਸ਼ਹੀਦੀ ਸੂਰਾ, ਮੋੜਿਆ ਨਾ ਮੁੱਖ ਗੁਰੇਂ, 


158 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥੨॥॥॥॥1॥2101 410 1021016110 10112 000॥॥ 


ਪੜ੍ਹੋ ਤਵਾਰੀਖ ਪੰਨੇ, ਗਾਥਾ ਇਹ ਸੁਣਾਉਣ ਜੀ। 
ਸਿਦਕੀ ਜਹਾਨ ਉੱਤੇ, ਜੰਮਦੀਆਂ ਜੋ ਨੇ ਮਾਵਾਂ, 
ਝੁਕੇ ਸਿਰ ਉਨ੍ਹਾਂ ਅੱਗੇ, ਲੋਕ ਬਾਤਾਂ ਪਾਉਣ ਜੀ। 


ਖ਼ਤ ਫੌਰਸਿੱਥ ਵਾਲਾ, ਕਾਵਨ ਨੂੰ ਆਇਆ ਹੈ। 
ਫੌਰਸਿੱਥ ਕਾਵਨ ਨੂੰ, ਹੁਕਮ ਪੁੱਚਾਇਆ ਹੈ। 
ਟਲਿਆ ਨਾ ਕਾਵਨ ਸੀ, ਕੀਤਾ ਹੈ ਇਸ਼ਾਰਾ ਉਸ, 
ਤੋਪਚੀਆਂ ਝੱਟ ਤੋਪਾਂ, ਤਾਈ' ਜੀ ਚਲਾਇਆ ਹੈ। 
ਪੀ ਗਏ ਉਠੰਜਾ ਸਿੰਘ, ਜਾਮ ਨੇ ਸ਼ਹਾਦਤਾਂ ਦੇ, 
ਬਿਸ਼ਨ ਪੰਜਾਹਵਾਂ ਜਿਸ, ਮੌਤ ਪਰਨਾਇਆ ਹੈ। 


ਸੱਤ ਵਾਰੀ ਸੱਤ ਤੋਪਾਂ, ਚੱਲੀਆਂ ਸਿੰਘਾਂ ਦੇ ਸਿਰ, 


ਮੰਨੀ ਨਹੀਂ ਈਨ ਕਿਸੇ, ਨਾ ਹੀ ਝੁਲਾਇਆ ਸਿਰ, 
ਅੱਗੇ ਹੈ ਰਿਆਸਤਾਂ ਨਾ, ਇੰਗਲਿਸਤਾਨੀਆਂ। 
ਨਾਮਧਾਰੀ ਪੰਥ ਕੂਕਾ, ਬਾਬਾ ਰਾਮ ਸਿੰਘ (ਗੁਰੂ) ਜੀ ਦਾ, 
ਦਿੱਤੀਆਂ ਅਜ਼ਾਦੀ ਲਈ, ਜਿਨ੍ਹਾਂ ਬਲੀਦਾਨੀਆਂ। 


ਕਾਗਜ਼ਾਂ `ਤੇ ਪਾਈ ਉਸ, ਲੋਕੋ ਕਾਰਵਾਈ ਐ। 
ਕਾਗਜ਼ੀ ਮੁਕੱਦਮਾ ਤੇ, ਕਾਗਜ਼ੀ ਗਵਾਹ ਸਾਰੇ, 
ਕਾਗਜ਼ੀ ਦਿਖਾਵੇ ਵਾਲੀ, ਕੀਤੀ ਸੁਣਵਾਈ ਐ। 
ਖ਼ੁਦ ਹੀ ਉਹ ਜੱਜ ਹੈ, ਖ਼ੁਦ ਹੀ ਵਕੀਲ ਲੋਕੋ, 
ਖ਼ੁਦ ਹੀ ਗਵਾਹਾਂ ਵਾਲੀ, ਕੀਤੀ ਭਰਪਾਈ ਐ। 
159 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥॥੨॥॥॥॥1॥2101 40 021016110 1012 000॥॥ 


ਸਜ਼ਾ ਬਾਕੀ ਸੂਰਿਆਂ ਨੂੰ, ਮੌਤ ਦੀ ਸੁਣਾਈ ਐ। 


ਫਿਰ ਤੋਂ ਹੁਕਮ ਦਿੱਤਾ, ਬੀੜੀਆਂ ਨੇ ਤੋਪਾਂ ਫਿਰ, 
ਫਿਰ ਤੋਂ ਸ਼ਹੀਦੀ ਲੋਕੋ, ਖੜ੍ਹੇ ਸਿੰਘ ਪਾਉਣ ਜੀ। 
ਕਿਸੇ ਨਾ ਝੁਕਾਈ ਅੱਗੇ, ਜ਼ਾਬਰਾਂ ਦੇ ਧੋਣ ਜੀ। 
ਚੱਲਦਾ ਬਾਰੂਦ ਸਿਰਾਂ, ਫੁੱਟਣ ਗੁਬਾਰੇ ਵਾਂਗੂੰ, 
ਛੱਡ ਪੰਛੀ ਡਾਲੀਆਂ ਨੂੰ, ਕੁਰਲਾਹਟ ਪਾਉਣ ਜੀ । 
ਜ਼ਾਬਰਾਂ ਦੀ ਚੜ੍ਹ ਮੱਚੀ, ਸੱਤਾ ਦਾ ਹੌਕਾਰ ਸਿਰ, 
ਕਿਸ `ਚ ਹਿੰਮਤ ਪੁੱਛੇ, ਜ਼ਾਬਰਾਂ ਨੂੰ ਕੌਣ ਜੀ। 


ਅੱਠ ਸਿੰਘ ਪੀ ਗਏ ਨੇ, ਜ਼ਾਮ ਜੀ ਸ਼ਹਾਦਤਾਂ ਦੇ, 
ਅੱਠ ਸਿੰਘ ਸਾਹਵੇਂ ਖੜ੍ਹੇ, ਦੋਨੋਂ ਮਾਈਆਂ ਨਾਲ ਜੀ। 
ਵਰਿਆਮ ਸਿੰਘ ਦਾ ਹੈ, ਕੱਦ ਛੋਟਾ ਸਾਰਿਆਂ ਤੋਂ, 
ਭੱਜਿਆ ਖੇਤਾਂ ਦੇ ਵੱਲ, ਢੀਮਾਂ ਰਿਹਾ ਭਾਲ ਜੀ । 
ਜੋੜ ਕੇ ਢੀਮਾਂ ਨੂੰ ਖੜ੍ਹ, ਗਿਆ ਸਾਹਵੇਂ ਜ਼ਾਬਰਾੰ ਦੇ, 
ਬੋਲਦਾ ਹੈ ਨਾਲ ਪੂਰੇ, ਜੋਸ਼ ਤੇ ਜਲਾਲ ਜੀ। 
ਕਰ ਲੈ ਤਮੰਨਾ ਪੂਰੀ, ਜ਼ਾਬਰ ਫਰੰਗੀਆਂ ਉਏ, 
ਸਿਰ 'ਤੇ ਚਲਾ ਤੂੰ ਤੋਪਾਂ, ਖੜ੍ਹੇ ਗੁਰੂ ਲਾਲ ਜੀ। 


ਤੋਪਾਂ ਦੇ ਧਮਾਕੇ ਨਾਲ, ਹਿੱਲ ਗਈ ਧਰਤ ਹੈ ਸੀ, 
ਗੁਰਾਂ ਨੇ ਸਿਆੜ੍ਹ ਪਿੰਡ, ਸੁਣੀ ਹੈ ਆਵਾਜ਼ ਜੀ। 
ਕਰਿਆ ਬਚਨ ਮੁੱਖੋਂ, ਪਈ ਜੋ ਆਵਾਜ਼ ਕੰਨੀਂ, 
ਚੜ੍ਹੇ ਪਰਵਾਨ ਸੂਰੇ, ਰੱਖ ਗਏ ਨੇ ਲਾਜ ਜੀ। 
ਇੱਕ ਦਿਨ ਐਸਾ ਆਊ, ਹੋਊ ਗੁਣਗਾਨ ਸਾਰੇ, 
ਰਿ ਸੂਰੇ ਜੋ ਨੇ ਕਾਜ ਜੀ। 


160 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0 0੫੧ ੧3੧01॥੪1ਇ॥0੫੧6001੫1.60।। 


ਭਰਨੀ ਆਜ਼ਾਦੀ ਵਾਲੀ, ਲੋਕੋ ਪਰਵਾਜ਼ ਜੀ। 


ਰਹੇ ਦੁਨੀਆਂ `ਚ ਸਦਾ, ਸੱਚ ਦਾ ਆਗਾਜ਼ ਜੀ। 
ਜੂਝਦੇ ਹੱਕਾਂ ਦੇ ਲਈ, ਵਿਰਲੇ ਨੇ ਲੋਕ ਹੁੰਦੇ, 
ਕਰਦਾ ਵਤਨ ਜਿਨ੍ਹਾਂ, ਉੱਤੇ ਲੋਕੋ ਨਾਜ਼ ਜੀ। 
ਝੁਠ ਦਾ ਪਸਾਰਾ ਹੋਵੇ, ਹੁੰਦੀ ਪਰ ਜੜ੍ਹ ਨਹੀਂ, 
ਆਖਰ ਬੁਲੰਦ ਹੋਵੇ, ਸੱਚ ਦੀ ਆਵਾਜ਼ ਜੀ। 
ਛੁਪਿਆ ਕਰਮ ਵਿੱਚ, ਜ਼ਿੰਦਗੀ ਦਾ ਰਾਜ਼ ਜੀ। 


ਪਾ ਗਏ ਸ਼ਹਾਦਤਾਂ ਨੇ, ਸਿਦਕੀ ਗੁਰਾਂ ਦੇ ਸਿੰਘ, 
ਭਰੇ ਇਤਿਹਾਸ ਇਸ, ਗੱਲ ਦੀ ਗਵਾਹੀ ਐ। 
ਪੁਰਿਆ ਰਿਆਸਤਾਂ ਨੇ, ਪੱਖ ਸਰਕਾਰ ਦਾ ਸੀ, 
ਕਹਿਣ ਦੀ ਨਾ ਗੱਲ ਸਾਫ਼, ਦਿਸਦੀ ਸਚਾਈ ਐ। 
ਸ਼ੇਰ ਖਾਂ ਦਾ ਸ਼ਹਿਰ ਹੈ, ਕੋਟਲਾ ਮਲੇਰ ਲੋਕੋ, 
ਦਾਸਤਾਂ ਜੋ ਖੋਲ੍ਹ, ਇਤਿਹਾਸ ਦੀ ਸੁਣਾਈ ਐ। 
ਪੀ ਗਏ ਛਿਆਹਟ ਨੇ, ਜਾਮ ਜੀ ਸ਼ਹਾਦਤਾਂ ਦੇ, 
ਵੱਟਿਆ ਨਾ ਪਾਸਾ ਕਿਸੇ, ਪਿੱਠ ਨਾ ਦਿਖਾਈ ਐ। 


ਵਫ਼ਾਦਾਰੀ ਮਹਾਰਾਜ, ਦੱਸਦਾਂ ਨਿਭਾਈ ਐ। 
ਰਹੇ ਨੇ ਮਦਦਗਾਰ, ਸਦਾ ਜੋ ਫਰੰਗੀਆਂ ਦੇ, 
ਸੰਨ ਸਤਵੰਜਾ ਭਰੇ, ਏਸ ਦੀ ਗਵਾਹੀ ਐ। 
ਕਰੇ ਇਤਿਹਾਸ ਏਸ, ਦੀ ਜੀ ਭਰਪਾਈ ਐ। 
ਰਾਜੇ ਮਹਾਰਾਜੇ ਰਹੇ, ਪਿੱਠੂ ਅੰਗਰੇਜ਼ ਦੇ ਨੇ, 
ਝੂਠ ਨਹੀਂ ਲੋਕੋ ਸੋਲ੍ਹਾਂ, ਆਨੇ ਇਹ ਸਚਾਈ ਐ। 
161 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 500। 0। €0੫੧ ॥੨॥॥॥॥1॥2101 410 1021016110 10112 000॥॥ 


ਨਾਜ਼ਿਮ ਨਿਆਜ਼ ਅਲੀ, ਪਾਇਆ ਇਨਾਮ ਹੈ ਜੀ, 
ਵਫ਼ਾਦਾਰ ਬੰਦਾ ਲੋਕੋ, ਜੋ ਸੀ ਸਰਕਾਰ ਦਾ। 
ਜਿਸ ਵੀ ਨਿਭਾਇਆ, ਕਿਰਦਾਰ ਵਫ਼ਾਦਾਰ ਦਾ। 
ਮੌਤਰੀ ਸਿਪਾਹੀ ਭਾਵੇਂ, ਕੋਈ ਸੀ ਰਸਾਲਦਾਰ, 
ਸਾਰਿਆਂ ਇਨਾਮ ਪਾਇਆ, ਹੈ ਸੀ ਕਿਰਦਾਰ ਦਾ। 
ਗਵਰਨਰ ਪੰਜਾਬ ਦੇ, ਸਿਫ਼ਤ ਕੀਤੀ ਕਾਵਨ ਦੀ, 
ਥਾਪੜਾ ਫੌਰਸਿੱਥ ਦੇ, ਹਸਤੀ ਉਭਾਰ ਦਾ। 


162 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


5 


੨0(000/2 ਦਾ 


163 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 500। 0। ੬0੫੧ ੧3੧01੪1ਇ॥0%੧6001੫1.60।। 


ਸਰਗ ਅਨਾਰ੍ਹਵਾਂ 
(ਦੋਹਿਰਾ) 
ਠੱਕਾ ਚੱਲੇ ਜ਼ੋਰ ਦਾ, ਕੰਬਣੀ ਛਿੜੇ ਸਰੀਰ, 
ਪਿੰਡ ਸਿਆੜ੍ਹੋਂ ਪਹੁੰਚ ਗਏ, ਭੈਣੀ ਗੁਰ ਤੇ ਵੀਰ। 


ਪਹਿਲਾ ਪਹਿਰ ਸੀ ਰਾਤ ਦਾ, ਕਰੇ ਸੰਗਤ ਗੁਣਗਾਨ । 
ਪੈਰ ਧਰੇ ਦਰਬਾਰ ਸਨ, ਖੜ੍ਹੇ ਸਿਪਾਹੀ ਆਣ। 


ਨਾਲ ਅਦਬ ਦੇ ਆਖਿਆ, ਆਣ ਉਨ੍ਹਾਂ ਦਰਬਾਰ । 
ਹਾਜ਼ਰ ਹੋਣ ਹਜ਼ੂਰ ਜੀ, ਹੁਕਮ ਦਿੱਤਾ ਸਰਕਾਰ। 


ਅਫ਼ਸਰ ਵਲੀ ਸ਼ਾਹ ਕਿਹਾ, ਬੋਲ ਸਲੀਕੇ ਨਾਲ। 
ਪਰ ਸਾਹਿਬ ਨੇ ਸਮਝਦੇ, ਖੂਬ ਫਰੰਗੀ ਚਾਲ । 


ਹੋਏ ਝੱਟ ਤਿਆਰ ਨੇ, ਕਰੀ ਬੰਦਗੀ ਘਾਲ। 
ਸਿਰ `ਤੇ ਪਗੜੀ ਉੱਨ ਦੀ, ਬੁੱਕਲ ਮਾਰੀ ਸ਼ਾਲ । 


(ਕਬਿੱਤ) 
ਮਿਲਿਆ ਸੁਨੇਹਾ ਜਦੋਂ, ਹੈ ਸੀ ਗੁਰਾਂ ਹਾਕਮਾਂ ਦਾ, 
ਦਿੱਤਾ ਗੁਰਾਂ ਸੰਗਤ ਨੂੰ, ਹੈ ਸੀ ਧਰਵਾਸ ਜੀ। 
ਕੀਤੇ ਨੇ ਸੰਗਤ ਤਾਈਂ', ਉਨ੍ਹਾਂ ਨੇ ਬਿਲਾਸ ਜੀ। 
ਪੜ੍ਹੋ ਗੁਰਬਾਣੀ ਸਾਰੇ, ਆਉਣ ਕੰਮ ਰਾਸ ਜੀ। 
ਰੱਖਣਾ ਅਕਾਲ ਉੱਤੇ, ਤੁਸਾਂ ਵਿਸ਼ਵਾਸ ਜੀ। 


164 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 40 021016110 10112 000॥॥ 


ਕਿਹਾ ਗੁਰਦਿੱਤ ਸਿੰਘ, ਗੱਡਾ ਹੈ ਲਿਆਉਣ ਨੂੰ । 
ਆਧਥਿਆ ਸੰਗਤ ਤਾਈਂ, ਹਰਿ ਜਸ ਗਾਉਣ ਨੂੰ । 
ਹੁਕਮ ਇਲਾਹੀ ਮੰਨ, ਰਹਿਣਾ ਰਜ਼ਾ ਦੇ ਵਿੱਚ, 
ਮੰਨੇ ਜੋ ਹੁਕਮ ਲੋੜ, ਹੈ ਨਾ ਸਮਝਾਉਣ ਨੂੰ। 
“ਸੰਤ ਸਿੰਘਾ” ਖੇਡਾਂ ਸਭ, ਉਸ ਨੇ ਅਕਾਲ ਦੀਆਂ, 
ਬਾਕੀ ਸਭੇ ਗੱਲਾਂ ਹਨ, ਕਹਿਣ ਕਹਾਉਣ ਨੂੰ । 


ਭਾਈ ਗੁਰਦਿੱਤ ਸਿੰਘ, ਜੋੜ ਕੇ ਲਿਆਂਦਾ ਗੱਡਾ, 
ਹੋ ਗਏ ਨੇ ਗੁਰੂ ਉਸ, ਉੱਤੇ ਅਸਵਾਰ ਜੀ । 
ਸਿਰ `ਤੇ ਸਜਾਈ ਉੱਨ, ਦੀ ਹੈ ਦਸਤਾਰ ਜੀ। 
ਨਾਨੂੰ ਤੇ ਸਾਹਿਬ ਸਿੰਘ, ਸੂਬਾ ਜਵਾਹਰ ਸਿੰਘ, 
ਜ਼ੈਨ ਗਏ ਗੱਡੇ `ਤੇ ਆਣ, ਹੋ ਨੇ ਤਿਆਰ ਜੀ। 
ਹੋਏ ਵਲੀ ਸ਼ਾਹ ਤੇ ਸਪਾਹੀ ਉਨ੍ਹਾਂ ਦੋਹੀ' ਪਾਸੀ', 
ਕੁਝ ਨੇ ਪੈਦਲ ਕੁਝ, ਘੋੜ ਨੇ ਸਵਾਰ ਜੀ। 


ਰੋਂਦੇ ਕੁਰਲਾਉਂਦੇ ਕਈ, ਮਸਤਾਨੇ ਬਾਲ ਜੀ । 
ਰੁਕ ਕੇ ਦਿਲਾਸਾ ਦਿੱਤਾ, ਫੇਰ ਹੈ ਸੰਗਤ ਤਾਈ', 
ਰੱਖਣਾ ਬੁਲੰਦ ਜੇਰਾ, ਨਾਮ ਵਾਲੀ ਘਾਲ ਜੀ। 
ਵੰਡਣੀ ਸੰਗਤ ਵਿੱਚ, ਸਿਮਰ ਅਕਾਲ ਜੀ। 
ਕਰੋ ਗੁਰੂ ਧਿਆਨ ਜੋ, ਹੈ ਕਰਦਾ ਸੰਭਾਲ ਜੀ । 


ਅੱਧੀ ਰਾਤ ਪਹੁੰਚੇ ਨੇ, ਲੁਧਿਆਣੇ ਗੁਰੂ ਜਦੋਂ, 


165 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 58000 08001 5001 । €0੫੧ ॥॥੨॥॥॥॥1॥2101 ੩0 021016110 1012 000॥॥ 


ਭੇਜਿਆ ਵਾਪਸ ਗੱਡਾ, ਮੁੱਖ `ਤੇ ਜਲਾਲ ਹੈ। 

ਹੋਏ ਨੇ ਕਮਿਸ਼ਨਰ, ਅੱਗੇ ਜਾ ਕੇ ਪੇਸ਼ ਖ਼ੁਦ, 

ਝਲਕਦੀ ਲਾਲੀ ਮੁੱਖ, ਚਿਹਰਾ ਸੂਹਾ ਲਾਲ ਹੈ। 
ਦੋਸ਼ ਹੈ ਕਮਿਸ਼ਨਰ, ਲਾਇਆ ਜਾਣਕਾਰੀ ਦਾ, 
ਦਿੱਤੀ ਇਤਲਾਹ ਨਹੀਂ, ਕਰਿਆ ਸਵਾਲ ਹੈ। 

ਤਿੰਨੇ ਸਾਕੇ ਹੋਏ ਨਾਲ, ਰਜਾਮੰਦੀ ਆਪਦੀ ਨੇ, 
ਝੂਠ ਨੂੰ ਬਣਾਇਆ ਉਨ੍ਹਾਂ, ਆਪਣੀ ਜੀ ਢਾਲ਼ ਹੈ। 


ਸੰਤ ਸੰਤੋਖ ਸਿੰਘ ਜੀ, ਲਿਖਦੇ ਲਿਖਤ ਵਿੱਚ, 
ਖ਼ਤ ਉਨ੍ਹਾਂ ਰਾਜਿਆਂ ਦੇ, ਖੋਲ੍ਹ ਕੇ ਦਿਖਾਏ ਨੇ। 
ਅਨੰਦਪੁਰ ਸਾਹਿਬ, ਤੇ ਮੁਕਤਸਰੇਂ ਆਏ ਨੇ। 
ਡੀ. ਸੀ. ਕਮਿਸ਼ਨਰਾਂ ਨੇ, ਲਿਖੇ ਸਰਕਾਰ ਤਾਈਂ, 
ਸਾਹਵੇਂ ਗੁਰਾਂ ਦੇ ਉਨ੍ਹਾਂ, ਮੇਜ `ਤੇ ਟਿਕਾਏ ਨੇ। 
ਲਾਗੀਆਂ ਤੇ ਪੰਡਤਾਂ ਦੇ, ਰੱਖੇ ਖ਼ਤ ਸਾਹਮਣੇ, 
ਦੋਸ਼ ਜੀ ਬਗ਼ਾਵਤ ਦੇ, ਜਿਨ੍ਹਾਂ ਵਿੱਚ ਲਾਏ ਨੇ। 
ਸੈਕਸ਼ਨ ਅਠਾਰਾਂ ਸੌ, ਅਠਾਰਾਂ ਲਗਾ ਉਨ੍ਹਾਂ, 
ਸਣੇ ਲੱਖਾ ਸਿੰਘ ਕਰੇ, ਸਭੇ ਗ੍ਰਿਫਤਾਰ ਜੀ। 
ਜੀਹ `ਚ ਸਰਕਾਰ ਕੋਲ, ਸਭੇ ਅਧਿਕਾਰ ਜੀ। 
ਹੈ ਨਹੀਂ ਦਲੀਲ ਕੋਈ, ਜਿਸ `ਚ ਅਪੀਲ ਕੋਈ, 
ਦਖਲ ਅਦਾਲਤੀ ਨਾ, ਕੋਈ ਅਖਤਿਆਰ ਜੀ। 
ਚਾਰ ਵਜੇ ਵਾਲ਼ੀ ਗੱਡੀ, ਭੇਜੇ ਨੇ ਅਲਾਹਾਬਾਦ, 
ਡੋਗਰਾ ਗਾਰਦ ਲਾ ਕੇ, ਹੱਥੀਂ ਹਥਿਆਰ ਜੀ। 
ਯੂਰਪੀ ਕਮਾਂਡਰ ਦੀ, ਦੇਖ ਰੇਖ ਵਿੱਚ ਉਨ੍ਹਾਂ, 
ਡੋਗਰੇ ਸਿਪਾਹੀ ਲਾਏ, ਬਾਰਾਂ ਨਾਲ ਖਾਸ ਜੀ। 
166 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥੨॥॥॥॥1॥2101 410 1021016110 10112 000॥॥ 


ਅੱਗੇ ਪਿੱਛੇ ਡੱਬੇ 'ਇੱਚ, ਤਾਇਨਾਤ ਪਾਸ ਜੀ। 
ਘੇਰੇ ਨੇ ਕਮਾਂਡਰਾਂ ਨੇ, ਗੁਰੁ ਅਤੇ ਸੁਬੇ ਚਾਰੇ, 
ਚਿਹਰੇ ਜਲਾਲ ਸਿੰਘਾਂ, ਵੱਖ ਨੇ ਲਿਬਾਸ ਜੀ। 
ਦੇਖਦਾ ਕਮਾਂਡਰ ਸੀ, ਬੜੀ ਹੀ ਹੈਰਾਨੀ ਨਾਲ, 

ਨਾ ਸ਼ਿਕਨ ਕਿਸੇ, ਨਾਹੀਂ ਸੀ ਉਦਾਸ ਜੀ। 


(ਦੇਹਿਰਾ) 
ਚੜ੍ਹਦੇ ਸੂਰਜ ਘੇਰਿਆ, ਫਿਰ ਭੈਣੀ ਦਰਬਾਰ । 
ਸੂਬੇ ਬਿਨਾਂ ਵਰੰਟ ਦੇ, ਕੀਤੇ ਨੰ ਗ੍ਰਿਫਤਾਰ। 


(ਕਬਿੱਤ) 

ਦਿਨ ਚੜ੍ਹਦੇ ਦੇ ਨਾਲ, ਕਰਨਲ ਵਲੀ ਖ਼ਾਨ, 
ਫਿਰ ਆ ਕੇ ਲੋਕੋ ਲਿਆ, ਭੈਣੀ ਤਾਈ' ਘੇਰ ਸੀ। 
ਪਿਆ ਘਮਸਾਨ ਡਾਢਾ, ਅਜੇ ਮੂੰਹ ਹਨੇਰ ਸੀ। 

ਅਨਾਰਾਂ ਸੋ ਬਹੱਤਰ, ਸੰਨ ਤਵਾਰੀਖ ਦੱਸੇ, 

ਮਹੀਨਾ ਜਨਵਰੀ ਦਾ, ਚੜ੍ਹਦੀ ਸਵੇਰ ਸੀ। 

ਬਾਈ ਜਨਵਰੀ ਨੂੰ, ਭੇਜੇ ਸੀ ਅਲਾਹਾਬਾਦ, 
ਕੀਤੇ ਸੀ ਵਰੰਟ ਜਾਰੀ, ਲਾਈ ਨਹੀਂ ਦੇਰ ਸੀ। 


ਕੱਢੀ ਹੈ ਸੀ ਕਿੜ ਫੜ, ਦਿੱਤਾ ਸਰਕਾਰ ਨੂੰ । 
ਨਾਲ ਹੈ ਅਲਾਹਾਬਾਦ, ਬੰਦ ਕੀਤਾ ਸੂਬਿਆਂ ਦੇ, 
ਕੀਤੇ ਨੇ ਵਰੰਟ ਜਾਰੀ, ਆਖਰ ਜੀ ਕਾਰ ਨੂੰ। 
ਖ਼ਬਰ ਨਾ ਕਿਸੇ ਤਾਈਂ, ਕੋਈ ਪਰਵਾਰ ਨੂੰ । 


167 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥੨॥॥॥॥1॥2101 410 1021016110 10112 000॥॥ 


ਜ਼ਾਬਰ ਹਕੂਮਤ ਨੇ, ਕੀਤੀ ਕਰੜਾਈ ਹੈ ਸੀ, 
ਮਿਲਣ ਪਾਬੰਦੀ ਹੈ ਸੀ, ਲੋਕੋ ਨਰ ਨਾਰ ਨੂੰ। 


(ਬੈਂਤ) 
ਪੈਣ ਬਰਕਤਾਂ ਉਨ੍ਹਾਂ ਦੇ ਯਾਰ ਪੱਲੇ, 
ਕਰਦੇ ਧਰਮ ਦੀ ਜੋ ਨੇ ਕਾਰ ਲੋਕੋ। 

ਸਦੀਆਂ ਤੀਕਰ ਹੈ ਉਨ੍ਹਾਂ ਦਾ ਨਾਮ ਚੱਲਦਾ, 
ਲੋਕੀਂ ਦੇਂਦੇ ਨੇ ਮਨੋਂ ਸਤਿਕਾਰ ਲੋਕੋ। 
ਮਿੱਟੀ ਵਤਨ ਦੀ ਲਈ ਜੋ ਕਰਮ ਕਰ ਗਏ, 
ਲੋਕੀ ਕਰਦੇ ਨੇ ਉਨ੍ਹਾਂ ਨੂੰ ਪਿਆਰ ਲੋਕੋ । 
ਭਗਤ ਸੂਰਮੇ ਦਾਨੀ ਨੇ ਸਦਾ ਜਿਉਂਦੇ, 
ਕਰਦਾ ਜੱਗ ਹੈ ਇਹ ਸਵੀਕਾਰ ਲੋਕੋ। 
ਪੈਣ ਲਾਹਨਤਾਂ ਉਨ੍ਹਾਂ ਜੋ ਝੂਠ ਬੋਲਣ, 
ਲੈਂਦਾ ਉਨ੍ਹਾਂ ਦੀ ਕੋਈ ਨਾ ਸਾਰ ਲੋਕੋ। 
ਜਿੰਦ ਲਾਉਣ ਜੋ ਵਤਨ ਦੇ ਲੋਕ ਲੇਖੇ, 
ਪੂਜਾ ਉਨ੍ਹਾਂ ਦੀ ਕਰੇ ਸੰਸਾਰ ਲੋਕੋ। 
ਚੰਗੇ ਕਰਮ ਨਾ ਦਿਓ ਵਿਸਾਰ ਲੋਕੋ। 
ਆਖਰ ਖਾਣੀ ਉਸ ਮੌਤ ਤੋਂ ਹਾਰ ਲੋਕੋ। 
ਕਾਲ ਜਿਹਾ ਭੈਅ ਆਵੇ ਸਰਕਾਰ ਤਾਈਂ, 
ਤਾਹੀਂਓਂ ਸਮਾਂ ਨਾ ਉਨ੍ਹਾਂ ਵਿਸਾਰਿਆ ਸੀ। 
ਹੈ ਜਦ ਝਾਤ ਹਾਲਾਤ `ਤੇ ਮਾਰਿਆ ਸੀ। 
ਸਮਾਂ ਉਨ੍ਹਾਂ ਨੇ ਝੱਟ ਵਿਚਾਰਿਆ ਸੀ। 
ਕੈਦ ਕੀਤੇ ਫਰੰਗੀ ਸਨ ਵੀਰ ਯੋਧੇ, 
168 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 410 1021016110 10112 000॥॥ 


ਜਿਨ੍ਹਾਂ ਸਾਹਮਣੇ ਖੜ੍ਹ ਲਲਕਾਰਿਆ ਸੀ। 
ਪਾ ਗਏ ਸ਼ਹਾਦਤਾਂ ਵਤਨ ਖਾਤਰ, 
ਆਪਾ ਵਤਨ `ਤੇ ਉਨ੍ਹਾਂ ਨੇ ਵਾਰਿਆ ਸੀ। 
ਕਾਲ ਜਿਹਾ ਭੈਅ ਆਇਆ ਸਰਕਾਰ ਤਾਈਂ, 
ਸਾਹਵੇਂ ਜਦੋਂ ਹਾਲਾਤ ਨਿਹਾਰਿਆ ਸੀ। 


ਪਰਦਾ ਜਬਰ `ਤੇ ਜ਼ਾਬਰਾਂ ਪਾਉਣ ਖਾਤਰ, 
ਕਾਰਵਾਈ ਮਲੌਦ ਦਿਖਾਇਆ ਸੀ । 
ਲਿਖ ਕੇ ਭੇਜੀ ਰਿਪੋਰਟ ਸਰਕਾਰ ਨੂੰ ਜੋ, 
ਜ਼ਿਕਰ ਕੋਟਲੇ ਦਾ ਨਾ ਉਨ੍ਹਾਂ ਪਾਇਆ ਸੀ। 
ਬਾਕੀ ਕੀਤਾ ਉਨ੍ਹਾਂ ਜਬਰ ਛੁਪਾਇਆ ਸੀ। 
ਮੁਕੱਦਮਾ ਉਨ੍ਹਾਂ 'ਤੇ ਲਿਖਣ ਚਲਾਇਆ ਸੀ। 
ਚਾਰਾਂ ਵਿੱਚੋਂ ਦੋ ਨੂੰ ਮੌਤ ਦੀ ਸਜ਼ਾ ਦਿੱਤੀ, 


169 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


ਮਾਰੇ ਕੂਕੇ ਕਿੰਜ ਕਿਸ ਅਧਿਕਾਰ ਲੋਕੋ । 
ਕਿਉਂ ਨਾ ਕੀਤੀ ਅਦਾਲਤੀ ਕਾਰਵਾਈ, 
ਐਸੇ ਸਨ ਕੀ ਸਮੇ ਆਸਾਰ ਲੋਕੋ। 
ਜ਼ਿਕਰ ਹੈ ਨਾ ਜਿਸ ਦਾ ਸਾਰ ਲੋਕੋ। 
ਕਾਵਨ ਕਰੀ ਕਾਨੂੰਨੀ ਨਾ ਕਾਰ ਲੋਕੋ। 
ਕੀਤਾ ਡਫ਼ ਨੇ ਸੀ ਸਵੀਕਾਰ ਲੋਕੋ, 
ਉੱਨੀ ਫਰਵਰੀ ਅਠਾਰਾਂ ਸੋ ਬਹੱਤਰ, 
ਲਿਖਿਆ ਡਫ਼ ਹੋ ਸ਼ਰਮਸਾਰ ਲੋਕੋ। 
ਵਾਇਸ ਰਾਏ ਹਿੰਦ ਕਰੀ ਜਵਾਬ ਤਲਬੀ, 
ਗਵਰਨਰ ਪੰਜਾਬ ਦਏ ਵਹਿਸ਼ੀ ਕਰਾਰ ਲੋਕੋ। 
ਕਾਵਨ ਕੋਲ ਨਾ ਸੀ ਅਧਿਕਾਰ ਕੋਈ, 
ਦੇਂਦਾ ਮੌਤ ਜੋ ਘਾਟ ਉਤਾਰ ਲੋਕੋ। 
ਫੌਰਸਿੱਥ ਬਦਲਿਆ ਅਵਧ ਸਰਕਾਰ ਲੋਕੋ। 
ਪਰ ਹੋਰ ਨਾ ਪੱਖ ਵਿਚਾਰਿਆ ਸੀ, 
ਡਰੀ ਐਨੀ ਸੀ ਗੁਰੋਂ ਸਰਕਾਰ ਲੋਕੋ । 
ਜਬਰ ਪਹਿਲਾਂ ਤੋਂ ਹੋਰ ਵੀ ਵਧ ਗਿਆ, 
ਲਟਕਦੀ ਸਿਰਾਂ ਤੇ ਸਦਾ ਤਲਵਾਰ ਲੋਕੋ। 
(ਦੋਹਿਰਾ) 
ਚੜ੍ਹਦੇ ਸੂਰਜ ਘੇਰਿਆ, ਆ ਭੈਣੀ ਦਰਬਾਰ । 
ਸੂਬੇ ਬਿਨਾਂ ਵਰੰਟ ਤੋਂ, ਕੀਤੇ ਨੌਂ ਗ੍ਰਿਫਤਾਰ। 
(ਕਬਿੱਤ) 
ਕਰਨਲ ਬੇਲੀ ਖ਼ਾਨ, ਘੇਰ ਲਿਆ ਪਿੰਡ ਜਾ ਕੇ, 
170/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 । €0੫੧ ॥੨॥॥॥॥1॥2101 40 021016110 1012 000॥॥ 


ਕਰਨ ਦੇ ਲਈ ਉਨ੍ਹਾਂ, ਸੂਬੇ ਗ੍ਰਿਫਤਾਰ ਜੀ । 
ਗਾਰਦ ਗੱਡੀ ਦੇ ਵਿੱਚ, ਪਹੁੰਚੀ ਦਿਨ ਚੜ੍ਹਦੇ, 
ਹੱਥਾਂ ਵਿੱਚ ਰਫ਼ਲਾਂ ਲੋ, ਮਾਰੂ ਹਥਿਆਰ ਜੀ । 
ਗੋਪਾਲ, ਸੁਜਾਨ ਸਿੰਘ, ਫੜੇ ਸਰਕਾਰ ਜੀ। 
ਭੇਜੇ ਨੇ ਅਲਾਹਾਬਾਦ, ਲਾ ਫੋਰਸ ਦੀ ਧਾੜ ਜੀ। 


ਗੋਰਖਾ ਗਾਰਦ ਦੀ ਸੀ, ਲਾਈ ਨਿਗਰਾਨੀ ਉੱਤੇ, 
ਡੋਲੇ ਨਾ ਸੀ ਸਿੰਘ ਜੇਰਾ, ਵਾਂਗਰਾਂ ਪਹਾੜ ਜੀ। 
ਇਸ ਪਿੱਛੋਂ ਰੂੜ ਸਿੰਘ, ਮਾਨ ਤੇ ਮਲੂਕ ਸਿੰਘ, 
ਫੜ੍ਹ ਕੇ ਅਲਾਹਾਬਾਦ, ਭੇਜੇ ਨੇ ਪਿਛਾੜ ਜੀ। 
ਕਿੜ ਕੱਢੀ ਮਹਾਰਾਜ, ਨਾਲ ਸੀ ਮੰਗਲ ਸਿੰਘ, 
ਬਿਸ਼ਨ ਪੁਰੇ ਦਾ ਲੋਕੋ, ਜੋ ਸੀ ਜ਼ੀਮੀਂਦਾਰ ਜੀ। 
ਭੇਜਿਆ ਅਲਾਹਾਬਾਦ, ਲੈ ਕੇ ਹਿਰਾਸਤ `ਚ, 
ਲਾ ਕੇ ਸੰਗੀਨਾ ਪਹਿਰਾ, ਲੋਕੋ ਸਰਦਾਰ ਜੀ। 


ਜੇਲ੍ਹ ਦੀ ਦੀਵਾਰ ਟੁੱਟੀ, ਖਤਰੇ ਦਾ ਪੱਜ ਲਾ ਕੇ, 
ਕੀਤੇ ਨੇ ਨਜ਼ਰਬੰਦ, ਕਿਲੇ `ਚ ਲਜਾਇ ਕੇ। 
ਹੁਕਮ ਫਰੰਗੀ ਦਾ ਸੀ, ਸਖ਼ਤ ਸਿਰਾਂ `ਤੇ ਪਹਿਰਾ, 
ਲਾਇਆ ਸਿੰਘਾਂ ਤਾਈਂ, ਵਿੱਚ ਕਿਲੇ ਦੇ ਬਹਾਇ ਕੇ। 
ਦੱਸ ਦਿਆਂ ਸੱਚ ਵਿੱਚ, ਪਰ੍ਹਾ ਸਮਝਾਇ ਕੇ। 
ਸਮਝ ਨਾ ਆਵੇ ਕਿਸੇ, ਬਦਲੇ ਸਮੇਂ ਨੇ ਰੰਗ, 
ਜੀਹਨੂੰ ਚਾਹੁੰਦੇ ਚੁੱਕ, ਲੈਂਦੇ ਪਿੰਡੋਂ ਜਾਇ ਕੇ। 
ਭੈਣੀ ਦਰਬਾਰ ਦੀ ਸੀ, ਲਈ ਜਾ ਤਲਾਸ਼ੀ ਉਨ੍ਹਾਂ, 
ਫੋਲਿਆ ਸੀ ਕੋਨਾ ਕੋਨਾ, ਚੱਪਾ ਚੱਪਾ ਗਾਹੀ ਹੈ। 
171 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। ੬0੫੧ ॥੨॥॥॥॥1॥2101 410 1021016110 10112 000॥॥ 


ਸਫ਼ਾਜੰਗ ਬਰਛੇ ਤੇ, ਕਿਰਚ ਕਿਰਪਾਨਾਂ ਆਦਿ, 
ਲਿਆ ਸਭ ਕਬਜ਼ੇ `ਚ ਮਿਲਿਆ ਜੋ ਰਾਈ ਹੈ। 
ਪੂਰੇ ਜੀ ਪੰਜਾਬ ਵਿੱਚ, ਮਿਲਣੇ ਪਾਬੰਦੀ ਲਾਈ, 
ਪੰਜੇਂ ਵੱਧ `ਕੱਠ ਉੱਤੇ, ਕੀਤੀ ਜੀ ਮਨਾਹੀ ਹੈ। 
ਮੁੱਖ ਦਰਵਾਜ਼ੇ ਉੱਤੇ, ਫੋਰਸ ਬਹਾਈ ਹੈ। 


(ਬੈਂਤ) 
ਕਰਨਲ ਬੇਲੀ, ਡੀ. ਆਈ. ਜੀ. ਪੁਲਿਸ ਫੋਰਸ, 
ਲਿਖਿਆ ਅਫ਼ਸਰਾਂ ਤਾਈਂ ਸਮਝਾਉਣ ਖਾਤਰ। 
ਨਾਮਧਾਰੀ ਦਰਬਾਰ ਇਹ ਜਥੇਬੰਦੀ, 
ਤੱਤਪਰ ਹੈ ਸੱਤਾ ਇਹ ਪਾਉਣ ਖਾਤਰ । 
ਰੱਖਣੀ ਨਜ਼ਰ ਜ਼ਰੂਰੀ ਮਨਸੂਬਿਆਂ `ਤੇ, 
ਮੁਸ਼ਕਲ ਹੋ ਨਾ ਜਾਏ ਦਬਾਉਣ ਖਾਤਰ। 
ਦਿਓ ਮਿਹਨਤਾਨਾ ਜੋ ਵੀ ਖ਼ਬਰ ਦੇਂਦਾ, 
ਮਰਜ਼ ਕਰੋ ਵਿੱਚ ਭੇਤ ਜੀ ਪਾਉਣ ਖਾਤਰ। 
ਜੁਲਾਈ ਅਨਾਰਾਂ ਸੋ ਇਕਹੱਤਰ ਫੁਰਮਾਨ ਹੈ ਇਹ, 
ਦੱਸ ਦਿਆਂ ਮੈਂ ਯਾਦ ਕਰਾਉਣ ਖਾਤਰ। 
ਸਿੱਖ ਗੁਰਾਂ ਦੇ ਲਿਖੇ ਉਸ ਹੁਕਮ ਕਾਇਲ, 
ਕਰਨ ਘਾਲਣਾ ਬਚਨ ਪੁਗਾਉਣ ਖਾਤਰ। 
ਬੀਰ ਸਿੰਘ ਮਹਾਰਾਜ ਸਿੰਘ ਵਾਂਗਰਾਂ ਨੇ, 
ਖੜ੍ਹਦੇ ਸਦਾ ਸ਼ਹਾਦਤ ਪਾਉਣ ਖਾਤਰ। 
ਕੀਤਾ ਓਸ ਸੁਚੇਤ ਸੀ ਅਫ਼ਸਰਾਂ ਨੂੰ, 
ਭਾਂਬੜ ਬਣਨ ਤੋਂ ਪਹਿਲਾਂ ਦਬਾਉਣ ਖਾਤਰ। 


ਪਾ ਕੇ ਆਈ. ਜੀ. ਖ਼ਤ ਲਾਹੌਰ ਤੋਂ ਇਹ, 
ਗੁਪਤ ਸੂਹੀਆਂ ਦਾ ਸੀ ਇੰਤਜ਼ਾਮ ਕੀਤਾ। 
ਭੇਤ ਮਿਲੇ ਜੋ ਭੈਣੀ ਦਰਬਾਰ ਵਿੱਚੋਂ, 
172 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥1॥2101 ੩0 021016110 1012 000॥॥ 


ਅੰਦਰ ਖਾਤੇ ਇਹ ਰੱਖ ਨਾ ਆਮ ਕੀਤਾ। 
ਨਾਮਧਾਰੀ ਜੋ ਲੋਕ ਪਰਮੁੱਖ ਹੈ ਸਨ, 
ਗੁਪਤ ਸੂਚਨਾ ਕੰਮ ਤਮਾਮ ਕੀਤਾ । 
ਸੂਚੀ ਕਰ ਤਿਆਗ ਸੀ ਆਗੂਆਂ ਦੀ, 
ਕਲਮਬੰਦ ਸੀ ਉਨ੍ਹਾਂ ਦੇ ਨਾਮ ਕੀਤਾ। 
ਉਨ੍ਹਾਂ ਹਿੱਤ ਸਰਕਾਰ ਦੇ ਕਾਮ ਕੀਤਾ। 
ਖ਼ਬਰ ਦੇਣ ਜੋ ਸਾਰੀ ਸਰਕਾਰ ਤਾਈਂ, 

ਐਸਾ ਅਫ਼ਸਰ ਫਰੰਗੀਆਂ ਇੰਤਜ਼ਾਮ ਕੀਤਾ। 


ਖੁਫ਼ੀਆ ਤੰਤਰ ਨੇ ਕੌਮ ਕਰ ਸ਼ੁਰੂ ਆਪਣਾ, 
ਰਜਮੈਂਟ ਕਸ਼ਮੀਰ ਤੁੜਾਈ ਹੈ ਸੀ। 
ਮੰਨਦੇ ਲੋਕ ਜੋ ਸਨ ਦਰਬਾਰ ਭੈਣੀ, 
ਨਜ਼ਰ ਉਨ੍ਹਾਂ 'ਤੇ ਪੂਰੀ ਟਿਕਾਈ ਹੈ ਸੀ। 
ਕਾਰਜ ਤਾਈ' ਹਰੇਕ ਦੇ ਘੋਖਦੇ ਸਨ, 
ਕਾਰਵਾਈ ਸਭ ਗੁਪਤ ਛੁਪਾਈ ਹੈ ਸੀ। 
ਹਰ ਇੱਕ ਗੱਲ ਜੋ ਹੋਵੇ ਦਰਬਾਰ ਅੰਦਰ, 
ਕੀਤੀ ਗੁਪਤਚਰਾਂ ਦੂਣ ਸਵਾਈ ਹੈ ਸੀ। 
ਭੈਅ ਪੰਥ ਦਾ ਪਿਆ ਸਰਕਾਰ ਐਸਾ, 
ਐਨੀ ਲੋਕੋ ਸਰਕਾਰ ਘਬਰਾਈ ਹੈ ਸੀ। 
ਬਣਿਆ ਭੈਣੀ ਦਰਬਾਰ ਨਿਸ਼ਾਨਾ ਹੈ ਸੀ, 
ਖ਼ਬਰ ਭੈਣੀ ਨਾ ਕਿਸੇ ਨੂੰ ਰਾਈ ਹੈ ਸੀ। 


173 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0 €0੫੧ ॥੨॥॥॥॥1॥2101 40 021016110 10112 000॥॥ 


174 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥੨॥॥॥॥1॥2101 40 021016110 10112 000॥॥ 


9 


ਦੇ ਮਹਾਂ ਨਾਇਕ 


੭ 


ਸੁਤੰਤਰਤਾ ਸੰਗਰਾਮ 


। ਇਤ ਤੀ 


(31੧0181੮॥0੫੧600118(.60। 


ਪ੍ਰਦੇਸ ਗਵਨ - ਸ੍ਰੀ ਸਤਿਗੁਰੂ ਰਾਮ ਸਿੰਘ ਜੀ, (17-18 ਜਨਵਰੀ, ਨ 1872) 


ਅ===&-=- ਡ 


5।। 53000 08001 500। । ੬0੫੧ 


ਸਰਗ ਉਨੀਵਾਂ 
(ਦੋਹਿਰਾ) 
ਸੰਨ ਬਹੱਤਰ ਚੜ੍ਹਦਿਆਂ, ਸਾਕੇ ਹੋਣ ਪੰਜਾਬ । 
ਅਫ਼ਸਰ ਪੱਖ ਵਿਚਾਰ ਕੇ, ਅਪਣੇ ਲਿਖਣ ਹਿਸਾਬ । 


(ਕਬਿੱਤ) 
ਮੈਕਨਬ ਗ੍ਰਿਫਨ ਨੇ, ਲਿਖਿਆ ਸਕੱਤਰ ਨੂੰ, 
ਭੇਦ ਵਾਲਾ ਕਾਰਜ ਹੈ, ਬੁੱਚੜਾਂ ਨੂੰ ਮਾਰਨਾ। 
ਸਿੱਧੀ ਇਹ ਬਗ਼ਾਵਤ, ਜਾਪਦੀ ਹਜ਼ੂਰ ਹੈ ਜੀ, 
ਮਸਲਾ ਗੰਭੀਰ ਡਾਢਾ, ਬੈਠ ਹੈ ਵਿਚਾਰਨਾ। 
ਗਊ ਹੱਤਿਆ ਦਾ ਪੱਜ, ਮਨਸੂਬਾ ਹੋਰ ਕੁਝ, 
ਅਸਲ ਮਨੋਰਥ ਹੈ, ਹੋਂਦ ਨੂੰ ਉਭਾਰਨਾ। 
ਵਿਗੜਦੇ ਹਾਲਤ ਜੇ, ਵਸ ਦੀ ਨਾ ਗੱਲ ਰਹੇ, 
ਲਿਖੇ ਨੇ ਹਾਲਾਤ ਵਾਚ, ਪਰਖ ਵਿਚਾਰਨਾ । 


ਉਡੀ ਅਫ਼ਵਾਹ ਹੈ ਸੀ, ਵਿੱਚ ਜੀ ਪੰਜਾਬ ਸਾਰੇ, 
ਚੇਤਰ ਮਹੀਨੇ ਹੋਣੀ, ਵੱਡੀ ਕਾਰਵਾਈ ਐ। 
ਕੂਕਾ ਗੁਰੂ ਸ਼ਕਤੀ ਦਾ, ਹੋਣਾ ਪਰਦਰਸ਼ਨ, 
ਨਾਮਧਾਰੀ ਗੁਰਾਂ ਐਸੀ, ਬਣਤ ਬਣਾਈ ਐ। 
ਬਦਲਾ ਰਤਨ ਸਿੰਘ, ਦਾ ਹੈ ਲੈਣਾ ਸੰਤ ਜਨਾ, 
ਸੌ ਸਿੰਘਾਂ ਕੋਟਲੇ 'ਤੇ ਕਰਨੀ ਚੜ੍ਹਾਈ ਐ। 
ਕੋਟਲੇ ਨੂੰ ਸਰ ਕਰ, ,ਲੈਣੇ ਹਥਿਆਰ ਘੋੜੇ, 
ਫੇਰ ਜੀ ਰਿਆਸਤਾਂ `ਤੇ, ਹੋਣੀ ਕਾਰਵਾਈ ਐ। 


ਇਹ ਅਫ਼ਵਾਹ ਸੁਣ, ਕੂਕੇ ਪਰਵਾਰ ਲੋਕੋ, 
ਤੁਰੇ ਭੈਣੀ ਵੱਲ ਸਨ, ਵੇਚ ਘਰ ਬਾਰ ਜੀ। 
ਜਨਮ ਗੁਰਾਂ ਦੇ ਲੇਖੇ, ਹੋਂਦ ਦੀ ਲੜਾਈ ਵਿੱਚ, 
176 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥੨॥॥॥॥102101 410 021016110 1012 000॥॥ 


ਸ਼ਾਮਲ ਨੇ ਹੋਣ ਲਈ, ਲੋਕੋ ਜੋ ਤਿਆਰ ਜੀ। 

ਤੁਰਿਆ ਸੀ ਭੈਣੀ ਵੱਲ, ਦੇਖ ਕੇ ਆਸਾਰ ਜੀ। 
ਪਿੰਡ ਸਕਰੌਦੀਓਂ ਸੀ, ਤੇਈ ਪਰਵਾਰ ਉੱਠੇ, 
ਘਰ ਬਾਰ ਵੇਚ ਵੱਲ, ਭੈਣੀ ਦਰਬਾਰ ਜੀ। 


(ਬੈਂਤ) 

ਭੈਅ ਦਿਲ ਸਰਕਾਰ ਦੇ ਪਿਆ ਡਾਢਾ, 
ਲਿਸਟਾਂ ਸੂਬਿਆਂ ਦੀਆਂ ਕਰੇ ਤਿਆਰ ਲੋਕੋ । 

ਮੈਕਨਬ ਲਿਖਦਾ ਨਾਮ ਨਿਖਾਰ ਲੋਕੋ। 

ਬਿਸ਼ਨ ਸਿੰਘ ਕਾਬਲ `ਚ ਨਾਮਧਾਰੀ, 
ਨਰਾਇਣ ਸਿੰਘ ਗਵਾਲੀਅਰ ਬਰਖ਼ੁਰਦਾਰ ਲੋਕੋ । 
ਕਰੇ ਹੇਮਾ ਸਿੰਘ ਕਸ਼ਮੀਰ ਪਰਚਾਰ ਲੋਕੋ । 

ਹਨ ਨੇਪਾਲ ਤੇ ਭੈਣੀ ਵਿਚਕਾਰ ਲੋਕੋ। 

ਗੁਪਤ ਭੇਤ ਤੋਂ ਨਹੀਂ ਇਨਕਾਰ ਲੋਕੋ। 

ਸੂਬਾ ਬਾਬੇ (ਗੁਰੂ) ਜੋ ਫੌਜ ਵਿੱਚ ਨੀਯਤ ਕੀਤਾ, 
ਲਿਖਿਆ ਉਸ ਦਾ ਨਾਮ ਜਵਾਹਰ ਲੋਕੋ। 
ਤਾਣਾ ਇਵੇਂ ਹੈ ਤਣਿਆ ਬਗ਼ਾਵਤ ਦਾ, 
ਲਿਖਦਾ ਲਿਖਿਆ ਰਿਪੋਰਟ ਆਧਾਰ ਲੋਕੋ। 
ਹੋਇਆ ਕਾਂਡ ਜੋ ਕੋਟਲੇ ਸ਼ਹਿਰ ਅੰਦਰ, 
ਸਾਜਿਸ਼ ਦਿੱਤਾ ਇਨਜਾਮ ਦਰਬਾਰ ਲੋਕੋ। 
ਦੇਸ਼ ਨਿਕਾਲਾ ਨਾ ਦਿੱਤਾ ਜੇ ਗੁਰਾਂ ਤਾਈਂ, 
ਬਗ਼ਾਵਤ ਦੇ ਉਹ ਲਿਖੇ ਆਸਾਰ ਲੋਕੋ। 
ਗੁਪਤ ਭੇਤ ਇਹ ਭੈਣੀ ਦਰਬਾਰ ਵਾਲਾ, 
177 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥1॥2101 410 021016110 10112 000॥॥ 


5।। 28000 98001 5॥0। 3। ੬0੫) 


ਲਿਖਦਾ ਲਿਖ ਕੇ ਕਰਾਂ ਮੈਂ ਜਾਹਰ ਲੋਕੋ। 
ਚੜ੍ਹਦੇ ਚੇਤ ਬਗ਼ਾਵਤ ਦੇ ਬਿਗੁਲ ਵਾਲੀ, 
ਲਿਖੀ ਓਸ ਰਿਪੋਰਟ ਦਿਨ ਠਾਹਰ ਲੋਕੋ। 
ਅਸਲ ਕਾਰਨ ਸੀ ਪੰਥ ਦੀ ਚੜ੍ਹਤ ਦੇ ਭੈਅ ਦਾ, 
ਜਿਸ ਦਾ ਪਿਆ ਸੀ ਡਰ ਸਰਕਾਰ ਲੋਕੋ। 
ਸਾਰੇ ਇੱਕੋ ਹੀ ਸੁਰ ਅਲਾਪਦੇ ਸਨ. 
ਭੇਜੋ ਰਾਮ ਸਿੰਘ (ਗੁਰੂ) ਮੁਲਕ ਤੋਂ ਬਾਹਰ ਲੋਕੋ । 
ਕਾਂਡ ਕੋਟਲਾ ਸਾਜਿਸ਼ ਇਕਰਾਰ ਦੇ ਕੇ, 
ਲਾਏ ਦੇਸ਼ ਸਨ ਬੇਸ਼ੁਮਾਰ ਲੋਕੋ। 
ਆਖਰ ਕੈਦ ਸੀ ਗੁਰਾਂ ਨੂੰ ਉਨ੍ਹਾਂ ਕੀਤਾ, 
ਬਿਨਾਂ ਕਾਰਨੋਂ ਸ਼ੱਕ ਆਧਾਰ ਲੋਕੋ। 
(ਦੋਹਿਰਾ) 
ਦੇਸ਼ ਨਿਕਾਲਾ ਗੁਰਾਂ ਨੂੰ, ਦਏ ਬ੍ਰਿਟਿਸ਼ ਸਰਕਾਰ । 


ਗੁਪਤ ਸਭੇ ਹੀ ਭੇਤ ਨੇ, ਨਹੀਂ ਕਿਸੇ ਨੂੰ ਸਾਰ। 


ਨਾਨੂੰ ਖਿਦਮਤਗਾਰ ਸੀ, ਲਿਆ ਉਨ੍ਹਾਂ ਲਿਖਾਇ। 
ਰਾਤ ਹਨੇਰੇ ਕਿਲੇ `ਚੋਂ, ਗੱਡੀ ਲਏ ਬਹਾਇ । 


ਦਸ ਮਾਰਚ ਦਾ ਸਮਾਂ ਹੈ, ਸੰਨ ਬਹੱਤਰ ਖਾਸ। 

ਸਦੀ ਉਨੀਵੀਂ' ਸੰਗਤੇ, ਜੋ ਪੜ੍ਹਿਆ ਹੈ ਦਾਸ। 
(ਕਬਿੱਤ) 

ਖ਼ਤ ਸਰਕਾਰ ਦਾ ਸੀ, ਪਹੁੰਚਿਆ ਅਲਾਹਾਬਾਦ, 

ਦਿੱਤੀ ਗੁਰਾਂ ਸਜ਼ਾ ਭੇਜੋ, ਭਾਰਤੋ' ਬਾਹਰ ਜੀ। 

ਕੀਤੀ ਜੋ ਨਜ਼ਰਬੰਦੀ, ਉਨ੍ਹਾਂ ਹੈ ਠਾਹਰ ਜੀ। 


178/ ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


(31੧0181੮॥0੫੧600118.60। 


ਭੇਜਿਆ ਸੀ ਖਾਸ ਗੱਡੀ, ਕੀਤਾ ਨਾ ਜਾਹਰ ਜੀ। 
ਸਮੁੰਦਰੀ ਜਹਾਜ਼ ਰਾਹੀਂ, ਅੱਗੇ ਮਯਾਂਮਾਰ (ਰੰਗੂਨ) ਜੀ। 


ਭੇਜ ਕੇ ਰੰਗੂਨ ਗੁਰਾਂ, ਲਿਖ ਕੇ ਰਿਪੋਰਟ ਫਿਰ, 
ਪੁਲਿਸ ਪੰਜਾਬੋਂ ਜਾਣਕਾਰੀ ਮੰਗਵਾਈ ਐ। 

ਮੈਕਨਬ ਅੰਬਾਲਿਓ' ਅਲਾਹਾਬਾਦ ਜਾ ਖ਼ੁਦ, 
ਅਪ੍ਰੈਲ ਤੇਈ ਪੱਚੀ, ਕੈਂਸਲ ਬੁਲਾਈ ਐ। 

ਕੌਸਲ ਤੋਂ ਫਿਰ ਉਸ, ਮੋਹਰ ਲੁਆਈਐ। 

ਸੁਬਿਆਂ ਨਜ਼ਰਬੰਦੀ, ਸ਼ੁਰੂ ਜੋ ਅਮਲ ਵਾਲੀ, 

ਸੂਚੀ ਜੀ ਤਿਆਰ ਕਰ, ਅੱਗੇ ਗੇ ਜੀ ਪੁਚਾਈ ਐ। 


(ਬੈਂਤ) 
ਯੋਜਨਾ ਬੰਦੀ ਸਰਕਾਰ ਬਣਾਏ ਐਸੀ, 
ਲੱਗੇ ਓਸ ਦੀ ਕਿਸੇ ਨਾ ਸਾਰ ਲੋਕੋ। 
ਕੀਤੈ ਨਜ਼ਰਬੰਦ ਕਿਲੇ ਚਿਨਾਰ ਲੋਕੋ। 
ਮਿਤੀ ਅਠਾਰਾਂ ਸੋ ਬਹੱਤਰ ਦਸੰਬਰ, 
ਗੁਪਤ ਭੇਤ ਨਾ ਕਿਸੇ ਨੂੰ ਜ਼ਾਹਰ ਲੋਕੋ। 
ਸੁਬਾ ਰੁੜ ਸਿੰਘ, ਮਲਕਾ, ਪਹਾੜਾ ਸਿੰਘ, 
ਕੀਤਾ ਅਸੀਰਗੜ੍ਹ ਬੰਦ ਸਰਕਾਰ ਲੋਕੋ। 
ਫਟ ਟਰ ਝਹੌਤਟ ਦੱ ਕਹਕਦੀ, 
ਖ਼ਬਰ ਕਿਸੇ ਨਾ ਕੋਈ ਹੈ ਸਾਰ ਲੋਕੋ। 
ਤੀਹ ਦਸੰਬਰ ਕਲਕੱਤੇ ਰਾਹੀ' ਮੋਲਮੀਨ (ਬਰਮਾ), 
ਲੱਖਾ ਸਿੰਘ ਬ੍ਰਹਮਾ ਅਤੇ ਸੂਬਾ ਜਵਾਹਰ ਲੋਕੋ। 
ਸੂਬਾ ਸਾਹਿਬ ਸਿੰਘ ਕਾਨੂ ਸਿੰਘ ਜੀ ਦੀ, 
179 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ੧3੧0181ਇ॥0੫੧6001੫1.60।। 


ਅਲਾਹਾਬਾਦ ਹੀ ਰੱਖੀ ਹੈ ਨਾਹਰ ਲੋਕੋ। 
ਬਾਰਾਂ ਫਰਵਰੀ ਤਿਹੱਤਰ ਸਨ ਅਦਨ ਭੇਜੇ, 
ਆਵੇ ਸੁੱਖ ਦਾ ਸਾਹ, ਜੋ ਬਣਨ ਆਸਾਰ ਲੋਕੋ। 
(ਦੋਹਿਰਾ) 
ਪੰਜਾਬ ਸਕੱਤਰ ਲਿਖੇ, ਲਿਖੇ ਹਿੰਦ ਸਰਕਾਰ। 
ਸਾਫ਼ ਜ਼ਾਹਰ ਸੀ ਲਿਖਿਆ, ਮਿਲਣਾ ਕਰਮ ਵਿਹਾਰ। 


ਰਾਮ ਸਿੰਘ (ਗੁਰੂ) ਦਾ ਰਾਬਤਾ, ਲਿਖਿਆ ਹੈ ਸੀ ਖਾਸ। 
ਜੋ ਗੋਰੀ ਸਰਕਾਰ ਨੂੰ, ਕਦ ਆਵੇਗਾ ਰਾਸ। 
ਲਿਖੇ ਸੰਤਰੀ ਜੇਲ੍ਹ ਦੇ, ਜਾਂ ਜੋ ਰਸਦ ਪੁਚਾਇ। 
ਉਨ੍ਹਾਂ ਰਾਹੀਂ ਦਰਬਾਰ ਸਨ, ਗੁਰਾਂ ਸਬੰਧ ਬਣਾਇ । 
ਕਰਨਲ ਬੇਲੀ ਫੇਰ ਸਨ, ਹੋਰ ਕਰੇ ਇੰਤਜ਼ਾਮ, 
ਜੋ ਸਕੱਤਰ ਹਿੰਦ ਦੇ, ਦੇਖੇ ਆਪ ਤਮਾਮ। 
ਸਖਤੀ ਕੀਤੀ ਹੋਰ ਸੀ, ਉਨ੍ਹਾਂ ਅਲਾਹਾਬਾਦ । 
ਖ਼ਤ ਪੰਜਾਬੋਂ ਗ੍ਰਿਫਨ ਦੇ, ਉਨ੍ਹਾਂ ਮਿਲਣ ਤੋਂ ਬਾਦ । 


ਕੁਝ ਰਾਹੀਂ ਸਰਕਾਰ ਖ਼ਤ, ਆਏ ਸਨ ਦਰਬਾਰ। 
ਜੋ ਜਸਵਿੰਦਰ ਸਿੰਘ ਜੀ, ਲਿਖਿਆ ਖੋਜ ਅਧਾਰ। 
ਬੁੱਧ ਸਿੰਘ ਖ਼ਤ ਜੋ ਲਿਖੇ, ਲਿਖੇ ਗੁਰਾਂ ਦੇ ਵੱਲ, 
ਸੰਨ ਬਹੱਤਰ ਵਾਰਤਾ, ਮਾਹ ਨਵੰਬਰ ਗੱਲ । 
(ਕਬਿੱਤ) 
ਲਿਖੇ ਜਸਵਿੰਦਰ ਜੋ, ਲਿਖਿਆ ਹੈ ਖਾਸ ਉਨ੍ਹਾਂ, 
ਖ਼ਤ ਸਰਕਾਰ ਰਾਹੀਂ, ਆਏ ਗਏ ਪਾਏ ਨੇ। 
180 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥॥੨॥॥॥॥1॥2101 ੩0 021016110 1012 000॥॥ 


ਲਿਖੇ ਬੁੱਧ ਸਿੰਘ ਹੁਰਾਂ, ਜਿਹੜੇ ਗੁਰਾਂ ਦੇ ਵੱਲ, 
ਜਾਂ ਜੋ ਲਿਖੇ ਗੁਰਾਂ ਹੱਥੀਂ, ਉਹ ਵੀ ਭੇਣੀ ਆਏ ਨੇ। 
ਅਦਨੋਂ ਚਿਨਾਰੋਂ ਜੋ ਨੇ, ਖ਼ਤ ਲਿਖੇ ਸੂਬਿਆਂ ਨੇ, 
ਗੋਰੀ ਸਰਕਾਰ ਉਹ, ਗੁਰਾਂ ਨੂੰ ਪੁਚਾਏ ਨੇ । 
ਖ਼ਤ ਬੀਬੀ ਨੰਦਾਂ>ੇ ਜੀ ਦਾ, ਕੀਤਾ ਅਨੁਵਾਦ ਹੈ ਜੋ, 
ਗੋਰੀ ਸਰਕਾਰ ਸਭ, ਪਰਖ ਕੇ ਲਾਏ ਨੇ। 


ਪਹਿਲਾਂ ਉਹ ਜਨਾਨਾ, ਜੇਲ੍ਹ ਲੋਕੋ ਖਾਸ ਸੀ। 
ਯੂਰਪੀਨ ਕੈਦੀਆਂ ਦੇ, ਨਾਲ ਇਹ ਨਿਵਾਸ ਸੀ। 
ਤੁਰਨ ਫਿਰਨ ਪਰ, ਖੁੱਲ੍ਹ ਨਾ ਸੀ ਮਿਲਣ ਦੀ, 


ਰਾਤ ਨੂੰ ਘੁਟਣ ਅਤੇ, ਗਰਮੀ ਦੇ ਬਾਰੇ ਗੁਰਾਂ, 

ਜਦੋਂ ਅਧਿਕਾਰੀਆਂ ਨੂੰ, ਬਚਨ ਸੁਣਾਇਆ ਸੀ। 
ਡਾਕਖਾਨੇ ਵਾਲੀ ਫਿਰ, ਛਾਉਣੀ ਤਬਦੀਲ ਕੀਤਾ, 
ਬਾਦਸ਼ਾਹ ਜ਼ਫ਼ਰ ਤਾਈਂ, ਜਿੱਥੇ ਕੈਦ ਪਾਇਆ ਸੀ। 
ਉਹ ਸੀ ਸਥਾਨ ਇਹ, ਖਾਸ ਜੋ ਬਣਾਇਆ ਸੀ। 
ਸਖਤ ਗਾਰਦ ਦਰੀ, ਪਹਿਰਾ ਬਿਠਾਇਆ ਸੀ। 


₹ ਗੁਰੂ ਰਾਮ ਸਿੰਘ ਜੀ ਦੀ ਲੜਕੀ 


181 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


ਖੂਹੀ ਪੁਟਵਾਈ ਦਿੱਤੀ, ਦੁੱਧ ਲਈ ਗਾਂ ਏ। 
ਚਾਲੀ ਕੁ ਰੁਪਈਏ ਰੱਖੇ, ਰਸਦ ਬਦਾਮਾਂ ਲਈ, 
ਬਾਗ਼ ਤੇ ਬਗੀਚਾ ਵਿੱਚ, ਖੁੱਲ੍ਹੀ ਡੁੱਲ੍ਹੀ ਥਾਂ ਏ। 
ਦੂਰ ਡੇਰਾ ਸਾਧੂਆਂ ਦਾ, ਨੇੜੇ ਨਾ ਗਰਾਂ ਏ। 
ਸੁੰਨਸਾਨ ਖਾਲੀ ਹੈ ਸੀ, ਜੇਲ੍ਹ ਇਹ ਵਿਰਾਨੇ `ਚ, 
ਸ਼ਹਿਰੋਂ ਦੁਰਾਡੇ ਦੂਰ, ਵਾਂਗੂੰ ਸਮਸ਼ਾਂ ਏ। 


(ਬੈਂਤ) 

ਪੱਖ ਰਾਜਿਆਂ ਪੂਰ ਫਰੰਗੀਆਂ ਦਾ, 
ਜ਼ੁਲਮ ਕੂਕਿਆਂ ਉੱਤੇ ਅਪਾਰ ਕੀਤਾ। 
ਮਹਾਰਾਜੇ ਪਟਿਆਲੇ ਨੇ ਰਾਜ ਅੰਦਰ, 
ਜ਼ਬਤ ਜ਼ਮੀਨਾਂ ਤੇ ਘਰ ਬਾਰ ਕੀਤਾ। 
ਕੀਤਾ ਖ਼ੋਫ਼ ਨਾ ਦਰਦ ਰਜਵਾੜਿਆਂ ਨੇ, 
ਪੂਰ ਪੱਖ ਫਰੰਗੀ ਸਰਕਾਰ ਕੀਤਾ। 
ਫ਼ਰੀਦ ਕੋਟ ਦੇ ਰਾਜੇ ਨੇ ਅੱਤ ਚੁੱਕੀ, 
ਡਾਢਾ ਓਸ ਸੀ ਅੱਤਿਆਚਾਰ ਕੀਤਾ। 
ਹੱਟ ਗੁਰਾਂ ਦੀ ਫੋਲਿਆ ਹਰ ਕੋਨਾ, 
ਪੁੱਟ ਧਰਤੀ ਬਹੁਤ ਖੁਆਰ ਕੀਤਾ। 
ਖੇਰੂ ਖੇਰੂ ਸਮਾਨ ਦਰਬਾਰ ਕੀਤਾ। 
ਜਬਰ ਪੰਥ ਤੇ ਧੂੰਆਂ ਧਾਰ ਕੀਤਾ। 


ਸੰਗਤ ਹੋਈ ਸੀ ਬਾਵਰੀ ਦੀਦ ਖਾਤਰ, 
ਮਿਲੇ ਗੁਰਾਂ ਦੀ ਖ਼ਬਰ ਨਾ ਸਾਰ ਲੋਕੋ। 
ਉੱਤੋਂ ਪਏ ਰਜਵਾੜੇ ਸਨ ਪੌਥ ਪਿੱਛੇ, 
ਦਰਦੀ ਕੋਈ ਨਾ ਰਿਹਾ ਗ਼ਮਖਾਰ ਲੋਕੋ। 
182 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


ਭੁੱਖੀਆਂ ਗਿਰਝਾਂ ਸਮਾਨ ਕਿਰਦਾਰ ਹੈ ਸੀ, 
ਰਹੀ ਨਾ ਸੀ ਸੁੱਖ ਦੀ ਠਾਹਰ ਲੋਕੋ। 
ਲਈ ਔਰਤ ਨਾ ਬਿਰਧ ਬਿਮਾਰ ਲੋਕੋ। 


ਉੱਧਰ ਵਿੱਚ ਰੰਗੂਨ ਮਯਾਂਮਾਰ ਬਾਬਾ (ਸਤਿਗੁਰ), 
ਘੜਤਾਂ ਘੜਦੇ ਮਿਲੇ ਕੋਈ ਸਾਰ ਲੋਕੋ। 
ਚਿੜੀ ਫਟਕਦੀ ਕੋਲ਼ ਨਾ ਠਾਹਰ ਦੇ ਸੀ, 
ਐਸੀ ਚੁਣੀ ਫਰੰਗੀ ਸੀ ਠਾਹਰ ਲੋਕੋ। 
ਉੱਤੇ ਪਹਿਰਾ ਸਖਤ ਸੀ ਗਾਰਦਾਂ ਦਾ, 
ਆਵੇ ਅੰਦਰ ਨਾ ਜਾਵੇ ਕੋਈ ਬਾਹਰ ਲੋਕੋ। 
ਚੜ੍ਹਦੀ ਕਲਾ ਦੀ ਕਰਨ ਦੁਆ ਬਾਬਾ (ਸਤਿਗੁਰ), 
ਸੁੱਖ ਲੋਚਦੇ ਭੈਣੀ ਦਰਬਾਰ ਲੋਕੋ। 


ਖ਼ਤ ਭੇਜਿਆ ਗੁਰਾਂ ਸਰਕਾਰ ਤਾਈ'। 
ਮਿਲੇ ਸ਼ਾਂਤੀ ਮਨ ਲਾਚਾਰ ਤਾਈਂ'। 
ਗੁਟਕੇ ਬਾਣੀਆਂ ਕਈ ਪਰਕਾਰ ਤਾਈਂ'। 
ਬਚਿੱਤ੍ਰ ਨਾਟਕ ਨੂੰ ਛੱਡ ਸਨ ਸਭੇ ਭੇਜੇ, 
ਭੇਜੇ ਗ੍ਰੰਥ ਅੰਗਰੇਜ਼ ਸਨ ਠਾਹਰ ਤਾਈਂ । 
ਪਾ ਕੇ ਪੋਥੀਆਂ ਪੜ੍ਹਨ ਵਿੱਚ ਲੀਨ ਹੋਏ, 
ਭਜਦੇ ਬੈਠ ਕੇ ਪਰਬਦਗਾਰ ਤਾਈ'। 
ਰਸਨਾ ਗੁਰਾਂ ਦੀ ਬਾਣੀ ਦਾ ਕਰਨ ਸਿਮਰਨ, 
ਮਾਨਵਤਾ ਦੇ ਪਰਉਪਕਾਰ ਤਾਈਂ'। 


ਰਹਿੰਦੇ ਸੋਚਦੇ ਕਰਾਂ ਕਿੰਜ ਰਾਬਤਾ ਮੈਂ, 


183 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥੨॥॥॥॥1॥2101 40 021016110 10112 000॥॥ 


ਮੁਲਕ ਆਪਣੇ ਭੈਣੀ ਦਰਬਾਰ ਕਿੱਦਾਂ। 
ਬਣੇ ਐਸਾ ਸਬੱਬ ਗੁਰੂ ਮੇਹਰ ਹੋਵੇ, 
ਆਵੇ ਘੜੀ ਉਹ ਬਣਨ ਆਸਾਰ ਕਿੱਦਾਂ। 
ਹੋਵੇ ਸਾਧਨਾ ਇਹ ਸਾਕਾਰ ਕਿੱਦਾਂ । 
ਚੜ੍ਹਦੀ ਕਲਾ ਸਦਾ ਮੰਗਦੇ ਪੰਥ ਦੀ ਨੇ, 
ਉੱਤਰੇ ਦਿਲ ਤੋ ਇਹੋ ਜਿਹਾ ਭਾਰ ਕਿੱਦਾਂ। 
ਮਿਲੇ ਕਿਵੇਂ ਸਨੇਹਾ ਗੁਰੂ ਪੰਥ ਦਾ ਜੀ, 
ਬਣੇ ਰਾਬਤਾ ਇਹ ਪਰਕਾਰ ਕਿੱਦਾਂ। 
ਜਾਵੇ ਕੋਈ ਸਨੇਹਾ ਕਿਵੇਂ ਬਾਹਰ ਕਿੱਦਾਂ। 
ਚਿੰਤਾ ਸਦਾ ਸਤਾਵੇ ਗੁਰੂ ਪੰਥ ਦੀ ਜੀ, 
ਹੋਵੇ ਛੁਪਿਆ ਭੇਦ ਕੋਈ ਜਾਹਰ ਕਿੱਦਾਂ। 


ਕਿਉਂ ਨਾ ਪੰਡਤਾਂ ਰੋਟੀ ਖੁਆਈ ਜਾਵੇ। 
ਇਵੇਂ ਕਿਸੇ ਤਾਂ ਨਾਹਰ ਦਾ ਪਤਾ ਲੱਗੇ, 
ਹੋਂਦ ਆਪਣੀ ਬਾਹਰ ਪੁਚਾਈ ਜਾਵੇ। 
ਲਿਖਿਆ ਸੋਚ ਕੇ ਫਿਰ ਅਧਿਕਾਰੀਆਂ ਨੂੰ, 
ਸ਼ਰਧਾ ਅਸਾਂ ਦੀ ਪੂਰ ਚੜ੍ਹਾਈ ਜਾਵੇ। 
ਇੱਛਾ ਅਸਾਂ ਦੀ ਪੰਡਤਾਂ ਭੋਜ ਕਰਨਾ, 
ਖ਼ਬਰ ਤਾਈ' ਸਰਕਾਰ ਪੁਚਾਈ ਜਾਵੇ । 


ਕਰਕੇ ਮੰਗ ਮਨਜੂਰ ਸੀ ਗੁਰਾਂ ਦੀ ਨੂੰ, 
ਉਨ੍ਹਾਂ ਪੰਡਤਾਂ ਠਹਿਰ ਬੁਲਾਇਆ ਸੀ। 
ਰੋਟੀ ਗੁਰਾਂ ਨੇ ਕਰੀ ਸੀ ਪੰਡਤਾਂ ਨੂੰ, 
ਉੱਚੀ ਬੋਲ ਕੇ ਬਚਨ ਸੁਣਾਇਆ ਸੀ। 
ਆਸ ਪਾਸ ਕੋਈ ਸੁਣਦਾ ਹੋਰ ਹੋਵੇ, 
184 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ੧3੧01॥੪1ਇ॥0੫੧6001੫1.60।। 


ਰੁੱਕਾ ਉੱਚੀ ਅਵਾਜ਼ ਵਿੱਚ ਲਾਇਆ ਸੀ। 
ਕਦੇ ਨਾਨੂੰ ਨੂੰ ਉਨ੍ਹਾਂ ਨੇ ਝਿੜਕਿਆ ਸੀ, 
ਕਦੇ ਸੈਨਤਾਂ ਨਾਲ ਸਮਝਾਇਆ ਸੀ। 


(ਦੋਹਿਰਾ) 
ਓਹੀ ਕਰਦਾ ਰਹਿਮਤਾਂ, ਆਪ ਸੁਆਰੇ ਕਾਜ। 
ਦੇਵੇ ਛੱਪਰ ਫਾੜ ਕੇ, ਹੱਥ ਓਸਦੇ ਰਾਜ। 


(ਬੈਂਤ) 
ਸੇਵਕ ਗੁਰਾਂ ਦਾ ਦਰਬਾਰਾ ਸਿੰਘ ਗਰੇਵਾਲ, 
ਰਾਏ ਕੋਟ ਦਾ ਨੰਬਰਦਾਰ ਲੋਕੋ। 

ਗਿਆ ਸੁਪਰਡੈਂਟ ਪੁਲਿਸ ਦੇ ਘਰ ਹੈ ਸੀ, 
ਕੰਮ ਕਿਸੇ ਉਹ ਕਾਰਨ ਸਰਕਾਰ ਲੋਕੋ। 

ਅੱਗੋਂ ਦੇਖ ਕੇ ਮੇਮ ਉਦਾਸ ਚਿਹਰਾ, 
ਪੁੱਛਿਆ ਓਸ ਸੀ ਨਾਲ ਪਿਆਰ ਲੋਕੋ। 
ਪੁੱਛਦੀ ਓਸ ਨੂੰ ਅਫ਼ਸਰ ਦੀ ਨਾਰ ਲੋਕੋ । 
ਦਰਬਾਰਾ ਸਿੰਘ ਨੇ ਦੁੱਖੜਾ ਜਾਹਰ ਕੀਤਾ, 
ਮਿਲਦਾ ਪਤਾ ਨਾ ਗੁਰਾਂ ਦੀ ਠਾਹਰ ਲੋਕੋ। 
ਪਤਾ ਕਰਕੇ ਕਰਦਿਆਂ ਜਾਹਰ ਲੋਕੋ। 


ਅੱਗੋਂ ਓਸ ਨੇ ਖੋਲ੍ਹ ਸੁਣਾਇਆ ਜੀ। 
ਮਯਾਂਮਾਰ ਰੰਗੂਨ ਵਿੱਚ ਕੈਦ ਬਾਬਾ (ਸਤਿਗੁਰ), 
ਮੇਮ ਭੇਦ ਸੁਣ ਨਾਹਰ ਦਾ ਪਾਇਆ ਜੀ। 


185 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0 €0੫੧ ॥੨॥॥॥॥1॥2101 410 1021016110 10112 000॥॥ 


ਨੂਰ ਚਿਹਰੇ 'ਤੇ ਸੁਣਦਿਆਂ ਆਇਆ ਜੀ। 


ਕੀਤਾ ਓਸ ਧੰਨਵਾਦ ਸੀ ਮੇਮ ਦਾ ਜੀ, 
ਨਾਲ ਅਦਬ ਦੇ ਸੀਸ ਝੁਕਾਇਆ ਸੀ। 
ਦਰਬਾਰਾ ਸਿੰਘ ਦੀ ਭੈਣੀ ਸੀ ਨਾਹਰ ਲੋਕੋ, 
ਪਿੰਡੋਂ ਵੇਚ ਗੁਰ ਚਰਨੀ' ਉਹ ਆਇਆ ਸੀ। 
ਗੁਰੂ ਘਰ ਦਾ ਸੇਵਕ ਗੁਰੂ ਖਾਲਸਾ ਜੀ, 
ਨਾਮਧਾਰੀ ਉਹ ਮਿਸ਼ਨ ਪਰਨਾਇਆ ਸੀ। 
ਖ਼ਬਰ ਪਈ ਜਦ ਗੁਰਾਂ ਦੀ ਨਾਹਰ ਕੰਨੀ, 
ਸੁਣ ਕੇ ਚਿਹਰੇ 'ਤੇ ਨੂਰ ਝੱਟ ਛਾਇਆ ਸੀ। 
ਕਰਾਂ ਜਾ ਦੀਦਾਰੇ ਮਯਾਂਮਾਰ ਗੁਰ ਦੇ, 
ਮਨ ਅੰਦਰ ਉਸ ਮਤਾ ਪਕਾਇਆ ਸੀ। 
ਭੇਸ ਬਦਲ ਗਿਆ ਪਹੁੰਚ ਰੰਗੂਨ ਹੈ ਸੀ, 
ਜਾ ਕੇ ਗੁਰੂ ਦੀਦਾਰ ਉਸ ਪਾਇਆ ਸੀ। 
ਗੁਰੂ ਦੀਦ ਪਾਈ ਪਾ ਕੇ ਧੰਨ ਹੋਇਆ, 
ਜਨਮ ਸਫਲਾ ਓਸ ਬਣਾਇਆ ਸੀ। 
ਗੁਰਾਂ ਤਾਈ' ਉਸ ਭੈਣੀ ਦੀ ਖ਼ਬਰ ਦਿੱਤੀ, 
ਹੁਕਮ ਭੈਣੀ ਲਈ ਗੁਰੋਂ ਲਿਖਾਇਆ ਸੀ। 
ਪਾ ਕੇ ਘੱਟਾ ਅਧਿਕਾਰੀਆਂ ਦੇ ਅੱਖੀਂ, 
“ਹੁਕਮਨਾਮਾ” ਉਹ ਗੁਰੋਂ ਲਿਆਇਆ ਸੀ। 


ਚੜ੍ਹਦੀਕਲਾ ਦੀ ਕਰੀ ਅਰਦਾਸ ਹੈ ਸੀ। 
ਲਿਖਿਆ ਪੰਥ ਲਈ ਗੁਰਾਂ ਜੋ ਖਾਸ ਹੱਥੀਂ, 
ਲਿਖਿਆ ਕਾਰਜ ਵੀ ਗੁਰਾਂ ਨੇ ਖਾਸ ਹੈ ਸੀ। 
ਬੁੱਧ ਸਿੰਘ ਨੂੰ ਦਿੱਤੀ ਸੀ ਗੁਰਾਂ ਗੱਦੀ, 
ਭੇਜਿਆ ਗੁਰਾਂ ਦਰਬਾਰਾ ਸਿੰਘ ਪਾਸ ਹੈ ਸੀ। 
186 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥੨॥॥॥॥1॥2101 40 021016110 1012 000॥॥ 


ਪੜ੍ਹਿਆ ਸੰਗਤ ਦੇ ਵਿੱਚ ਨਿਵਾਸ ਹੈ ਸੀ। 
ਵੇਲ ਪੰਥ ਦੀ ਹਰੀ ਸਿੰਘ ਹਰੀ ਰੱਖੇ, 
ਹੋਇਆ ਭੈਣੀ `ਚ ਗੁਰੂ ਪ੍ਰਕਾਸ਼ ਹੈ ਸੀ। 
ਸੰਗਤ ਆਂਵਦੀ ਗੁਰਾਂ ਦੀ ਦੀਦ ਖਾਤਰ, 

ਉਪਜਿਆ ਦੀਦ ਲਈ ਮਨਾਂ ਹੁਲਾਸ ਹੈ ਸੀ। 


(ਕਬਿੱਤ) 

ਪਹੁੰਚੀ ਖ਼ਬਰ ਜਦੋਂ ਭੈਣੀ ਦਰਬਾਰ ਹੈ ਸੀ, 
ਪੜ੍ਹ ਕੇ ਹੁਕਮਨਾਮਾ, ਪੰਥ ਨੂੰ ਸੁਣਾਇਆ ਸੀ। 
ਸੰਗਤ ਦੇ ਚਿਹਰਿਆਂ ਤੇ, ਵੱਖਰਾ ਜਲਾਲ ਹੈ ਸੀ। 
ਚੜ੍ਹਦੇ ਦੀ ਲਾਲੀ ਜਿਹਾ, ਨੂਰ ਮੁੱਖ ਆਇਆ ਸੀ। 
ਦਿੱਤੀ ਗੁਰ ਗੱਦੀ ਗੁਰਾਂ, ਬੁੱਧ ਸਿੰਘ ਵੀਰ ਤਾਈਂ, 
ਬੁੱਧ ਸਿੰਘੇਂ “ਹਰੀ ਸਿੰਘ” ਨਾਮ ਉਸ ਪਾਇਆ ਸੀ। 
ਸੰਗਤ ਦੇ ਦਿਲਾਂ ਤਾਈ, ਹੋਇਆ ਧਰਵਾਸ ਹੈ ਸੀ, 
ਖ਼ਤ ਇਸ ਪੰਥ ਵਾਲਾ, ਰਾਹ ਰੁਸ਼ਨਾਇਆ ਸੀ। 


187 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 0੫੧ ॥੨॥॥॥॥1॥2101 40 021016110 10112 000॥॥ 


ਸਰਗ ਵੀਹਵਾਂ 
(ਦੇਹਿਰਾ) 
ਖ਼ਬਰ ਗੁਰਾਂ ਦੀ ਪਾਇਕੇ, ਮਿਲਿਆ ਦਿਲਾਂ ਸਕੂਨ । 
ਸਿੰਘ ਵਹੀਰਾਂ ਘੱਤਦੇ, ਲੋਕੋ ਵੱਲ ਰੰਗੂਨ । 


(ਬੈਂਤ) 

ਬੰਦੀ ਖਾਨੇ ਟਿਕਾਣੇ ਦੀ ਖ਼ਬਰ ਸੁਣ ਕੇ, 
ਸੰਗਤ ਚਿਹਰਿਆਂ, ਆਇਆ ਜਲਾਲ ਹੈ ਸੀ। 
ਪਾਉਣ ਲਈ ਦੀਦਾਰ, ਸਿੰਘ ਗੁਰਾਂ ਦੇ ਜੀ, 

ਤੁਰੇ ਵੱਲ ਰੰਗੂਨ ਵਿੱਚ, ਭਾਲ਼ ਹੈ ਸੀ। 

ਭੇਸ ਬਦਲ ਕੇ, ਪਹੁੰਚੇ ਰੰਗੂਨ ਹੈ ਸਨ, 
ਧੰਨ ਸਿਦਕ ਤੇ, ਸਿੰਘਾਂ ਦੀ ਘਾਲ ਹੈ ਸੀ। 
ਪਹੁੰਚੇ ਅਸਲ ਟਿਕਾਣੇ, ਹਰ ਹਾਲ ਹੈ ਜੀ। 


ਕੀਤਾ ਆਪਣਾ ਦਰਦ ਬਿਆਨ ਉਨ੍ਹਾਂ । 
ਅੱਗੋਂ ਸਾਧੂਆਂ ਸੁਣੀ ਹੈ ਵਾਰਤਾ ਜੀ, 
ਕਰੀ ਅਰਜ਼ ਜੋ ਨਾਲ ਧਿਆਨ ਉਨ੍ਹਾਂ। 
ਸੁਣ ਕੇ ਵਾਰਤਾ ਸਾਧੂ ਪ੍ਰਸੰਨ ਹੋਏ, 
ਹਰ ਸਹਿਯੋਗ ਦੀ ਦਿੱਤੀ ਜ਼ੁਬਾਨ ਉਨ੍ਹਾਂ। 
ਜਦੋਂ ਹੇ ਗਿਆ ਸੀ ਗਿਆਨ ਉਨ੍ਹਾਂ। 


ਸਾਧੂ ਆਪ ਗੁਰੂ ਪ੍ਰੀਤ ਦੇ ਰੰਗ ਰੰਗੇ, 
ਕਰਦੇ ਧਰਮ ਦੀ ਸਮਝ ਕੇ ਕਾਰ ਸਾਧੂ। 
ਨਾਮ ਜਪਦੇ ਕਰਨ ਤਪੱਸਿਆ ਜੀ, 
188 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 ੩0 021016110 1012 000॥॥ 


ਦਿੰਦੇ ਸਿੰਘਾਂ ਨੂੰ ਨੇ ਸਤਿਕਾਰ ਸਾਧੂ। 
ਖਾਣ ਪੀਣ ਤੇ ਬੈਠਣ ਦੀ ਠਾਹਰ ਦੇ ਕੇ, 
ਕਰਦੇ ਸਿੰਘਾਂ” ਤੇ ਪਰਉਪਕਾਰ ਸਾਧੂ। 

ਸਾਧੂ ਨਾਮ ਹੈ ਲੋਕੋ ਸਾਧਨਾ ਦਾ, 
ਕਰਦੇ ਸਿੰਘਾਂ ਨੂੰ ਦਿਲੋਂ ਨੇ ਪਿਆਰ ਸਾਧੂ। 


ਜਾ ਕੇ ਠਹਿਰਦੇ ਡੇਰੇ, ਗੁਰੂ ਦੀਦ ਖਾਤਰ, 
ਨਿਕਲਣ ਸੈਰ ਲਈ, ਦੀਦ ਨੇ ਪਾ ਲੈਂਦੇ 
ਹੱਥ ਜੋੜ ਨੇ ਗੁਰਾਂ ਪ੍ਰਣਾਮ ਕਰਦੇ, 
ਸ਼ਰਧਾ ਨਾਲ ਨੇ ਸੀਸ ਝੁਕਾ ਲੈਂਦੇ। 
ਵਿ 
ਦੂਰੋਂ ਬਰਾਂਮਦੇ ਨਿਗ੍ਹਾ ਟਿਕਾ ਲੈਂਦੇ 
ਗੁਰੂ ਸਿੰਘਾਂ ਦੀ ਕਰ ਪਹਿਚਾਣ ਲੋਕੋ 
ਆਸਣ ਵਿੱਚ ਬਰਾਂਡੇ ਸਜਾ ਲੈਂਦੇ। 


ਵਕਤ ਮਿਲਦਿਆਂ ਫ਼ਤਹਿ ਦੀ ਸਾਂਝ ਪੈਂਦੀ, 
ਬੰਨ੍ਹ ਕਾਗਜ਼ ਨੂੰ ਵੱਟਿਆਂ ਜਾਂ ਰਾਹ ਲੈਂਦੇ। 
ਤਰ 
ਮਿਲਦੇ ਗੁਰਾਂ ਨੂੰ ਦੀਦ ਨੇ ਪਾ ਲੈਂਦੇ 
ਪਾ ਹੁਕਮ ਨੇ ਆਪਣਾ ਰਾਹ ਲੈਂਦੇ। 
ਰਿ 
ਨਿਗ੍ਹਾ ਰਾਹਾਂ `ਤੇ ਹੈਣ ਟਿਕਾ ਲੈਂਦੇ 


ਲੰਘੇ ਦਿਨ ਮਹੀਨੇ ਸਨ ਸਾਲ ਲੋਕੋ। 
ਦਰਸ਼ਨ ਦੀਦ ਤੇ ਗੁਰਾਂ ਦਾ ਰਾਬਤਾ ਜੀ, 
ਜੁੜਿਆ ਰਿਹਾ ਇੰਜ ਸਿੰਘਾਂ ਦੇ ਨਾਲ ਲੋਕੋ। 
189 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 । €0੫੧ ॥੨॥॥॥॥1॥2101 410 1021016110 10112 000॥॥ 


(ਕਬਿੱਤ) 
ਕਰਦੇ ਦੀਦਾਰ ਜਾਂਦੇ, ਰਾਹੀਆਂ ਨੂੰ ਨਿਹਾਰ ਦੇ। 
ਝੁਕ ਜਾਂਦਾ ਸਿਰ ਜਦੋਂ, ਲੰਘਦੇ ਗੁਰੂ ਨੇ ਰਾਹੋਂ, 
ਅੱਖੀਆਂ `ਚ ਨੀਰ ਭਰੇ, ਵਿੱਚ ਸਤਿਕਾਰ ਦੇ। 
ਹਾਕਮ ਦੀ ਬਾਜ਼ ਅੱਖ, ਤਾਈ' ਨਾ ਭਿਣਕ ਕੋਈ, 
ਕਰਕੇ ਦੀਦਾਰ ਲੋਕੋ, ਹਿਰਦਿਆਂ ਠਾਰਦੇ। 
ਪਾ ਕੇ ਮੋਕਾ ਗੁਰਾਂ ਤਾਈਂ', ਮਿਲ ਲੈਂਦੇ “ਸੰਤ ਸਿੰਘਾ”, 
ਰੱਖ ਕੇ ਤਲੀ `ਤੇ ਮਇਆ, ਜਾਂ ਨੇ ਪਹਿਰੇਦਾਰ ਦੇ। 


ਲਿਖਿਆ ਕੰਧਾਂ ਦੇ ਉੱਤੇ, ਇਉਂ ਨੇ ਉਚਾਰਦੇ। 

ਮਿਲਣ ਦੀ ਕੋਸ਼ਿਸ਼ ਜੋ, ਆਦਮੀ ਕਰੇਗਾ ਇਸ, 
ਝੱਟ ਫੜ ਸੁੱਟੋ ਓਸ, ਵਿੱਚ ਕਾਰਾਗਾਰ ਦੇ। 

ਲਿਖ ਵੱਡੇ ਗੋਰੇ ਲਾਇਆ, ਉੱਤੇ ਹੈ ਦੀਵਾਰ ਦੇ। 
ਐਨਾ ਵੱਡਾ ਭੈਅ ਦਿਲ, ਗੋਰੀ ਸਰਕਾਰ ਦੇ। 


ਕਰ ਅਰਦਾਸ ਲਿਖ, ਸੁੱਟਦੇ ਨੇ ਵੱਟੇ ਬੰਨ੍ਹ, 
ਕਦੇ ਗੁਰਾੰ ਹੱਥੋਂ ਲਿਖੇ, ਸ਼ਬਦਾਂ ਨੂੰ ਪਾਉਣ ਜੀ । 
ਭੇਜਣ ਹੁਕਮਨਾਮੇ ਗੁਰੂ, ਹੱਥੀਂ ਇੰਜ ਸਿੰਘਾਂ, 
ਅੱਗੇ ਸਿੰਘ ਉਨ੍ਹਾਂ ਤਾਈਂ', ਭੈਣੀ `ਚ ਪਚਾਉਣ ਜੀ । 
190 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥੨॥॥॥॥1॥2101 40 021016110 10112 000॥॥ 


5।। 58000 08001 5॥0। 3। ੬0੫) 


ਰੱਖੇ ਗੁਰਾਂ ਨਾਮ ਐਸੇ, ਕਿਹੜਾ ਕੀ ਹੈ ਕੋਣ ਜੀ। 
ਆਪਣੇ ਸੁਨੇਹੇ ਅੱਗੇ, ਭੈਣੀ ਤਾਈ' ਲਾਉਣ ਜੀ। 


ਰੂਸ ਨੂੰ ਸਰੂਪ ਸਿੰਘ, ਲਿਖਣਾ ਵਿਚਾਰਨਾ । 
ਰਹੇ ਜੋ ਗੁਪਤ ਭੇਤ, ਨਾਮ ਹੈ ਪੁਕਾਰਨਾ। 

ਨਾਮਧਾਰੀ ਪੱਥ ਵਾਲਾ, ਮਹਿਲ ਉਸਾਰਨਾ। 

ਲੱਗੇ ਜੋ ਖ਼ਬਰ ਕਿਸੇ, ਤਾਈ' ਕੋਈ ਸਾਰ ਨਾ। 


ਉੱਚੀ ਲੰਮੀ ਸੋਚ ਵਾਲਾ, ਹੈ ਸੀ ਕਿਰਦਾਰ ਏਹਾ, 
ਸਭੇ ਹੀ ਨਾਵਾਂ ਦੇ ਤਾਈ', ਵੱਖ ਰੰਗੀ ਢਾਲਿਆ। 
ਹਰ ਇੱਕ ਨਾਮ ਤਾਈਂ, ਦਿੱਤੀ ਸੀ ਪਛਾਣ ਵੱਖ, 
ਗੁਪਤ ਸੁਨੇਹਾ ਰਹੇ, ਸਮੇਂ ਨੂੰ ਖੰਘਾਲਿਆ। 
ਗੁਰ ਮਰਿਯਾਦਾ ਨਾਲ, ਰੌਗ ਦੇਸ਼ ਭਗਤੀ ਦਾ, 
ਰਾਹ ਰੁਸ਼ਨਾਉਣ ਵਾਲਾ, ਦੀਵਾ ਗੁਰਾਂ ਬਾਲਿਆ। 
ਜੇਲ੍ਹ `ਚੋਂ ਹੁਕਮਨਾਮੇ, ਭੇਜਣੇ ਵਿਦੇਸ਼ੀ' ਲੋਕੋ, 
ਇਵੇਂ ਦੇਸ਼ ਭਗਤੀ ਨੂੰ, ਉਨ੍ਹਾਂ ਸੀ ਸੰਭਾਲਿਆ। 


੧੨੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧ਵ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨ ੧੨੧ ੧੨ ਮੱ 


191 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


(31੧0181੮॥0੫੧600118.60। 


(ਬੈਂਤ) 

ਵਰ੍ਹੇ ਅੱਸੀਵੇਂ ਹੋਇਆ ਸੀ ਜ਼ਾਹਰ ਲੋਕੋ । 
ਸਿੰਘ ਮਿਲਦੇ ਗੁਰਾਂ ਜਾ ਠਾਹਰ ਲੋਕੋ। 
ਕਰਕੇ ਸਖਤੀ ਕਰੋ ਨਿਸ਼ਾਨ ਦੇਹੀ, 
ਆਵੇ ਗੱਲ ਕਿੰਜ ਜੇਲ੍ਹ ਤੋਂ ਬਾਹਰ ਲੋਕੋ । 
ਕੋਈ ਸੰਤਰੀ ਕਰੇ ਕੀ ਅਣਗਿਹਲੀ, 

ਲਿਖਿਆ ਕਰਨ ਲਈ ਘੋਖ ਵਿਚਾਰ ਲੋਕੋ। 
ਕੀ ਨੇ ਲਿਖ ਕੇ ਭੇਜਦੇ ਕਿਵੇਂ ਅੱਗੇ 
ਕਰਦੇ ਕੰਮ ਨੇ ਕਿਸ ਪ੍ਰਕਾਰ ਲੋਕੋ । 
ਕੀਤਾ ਖ਼ਤ ਰਾਹੀ ਖਬਰਦਾਰ ਲੋਕੋ। 


(ਕਬਿੱਤ) 
ਲਿਖਿਆ ਹਾਕਮਾਂ ਨੇ ਹੈ, ਲਿਖਿਆ ਸਨੇਹਾ ਖਾਸ, 
ਦਿੱਤਾ ਹੈ ਸੁਨੇਹਾ ਖ਼ਤ, ਰਾਹੀਂ ਜੀ ਰੰਗੂਨ ਨੂੰ। 
ਮਿਲਦੇ ਨੇ ਸਿੰਘ ਆ ਕੇ, ਗੁਰਾਂ ਨੂੰ ਗੁਪਤ ਕਿਵੇਂ, 
ਲਿਖਿਆ ਸੀ ਸਾਫ਼ ਉਨ੍ਹਾਂ, ਲੋਕੋ ਮਜਬੁਨ ਨੰ। 
ਰੱਖੋ ਨਿਗਰਾਨੀ ਪੁਰੀ, ਕੱਢੋ ਇਸ ਭੇਤ ਤਾਈਂ, 
ਛੱਡਣਾ ਨਾ ਦੇਖੋ ਤੁਸੀਂ, ਕਿਸੇ ਵੀ ਹੈ ਊਨ ਨੂੰ। 
ਮਿਲਿਆ ਸੁਨੇਹਾ ਜਦੋਂ, ਕੀਤੀ ਸਖਤਾਈ ਹੈ ਸੀ, 
ਰੱਖਣ ਨਜ਼ਰ ਭਾਵੇਂ, ਆਵੇ ਕੋਈ ਚੂਨ ਨੂੰ। 
ਸੁੱਟਿਆ ਹੁਕਮਨਾਮਾ, ਗੁਰਾਂ ਨੇ ਲਪੇਟ ਜਦੋਂ, 
ਧੰਨਾ ਸਿੰਘ ਗੁੰਮਟੀ ਨੂੰ, ਅੱਗੇ ਹੈ ਪੁਚਾਉਣ ਨੂੰ । 
ਧੰਨਾ ਸਿੰਘ ਚੁੱਕਿਆ ਸੀ, ਬੜੀ ਨਾਲ ਫੁਰਤੀ ਦੇ, 
192 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0 €0੫੧ ॥੨॥॥॥॥1॥2101 410 1021016110 10112 000॥॥ 


ਪੈ ਗਏ ਸਿਪਾਹੀ ਭੱਜ, ਫੜਨ ਫੜਾਉਣ ਨੂੰ। 
ਅਬਦੁੱਲਾ ਖ਼ਾਨ ਨੇ ਜਾ, ਘੇਰਿਆ ਗੁਰਾਂ ਦਾ ਸਿੰਘ, 
ਫੜ੍ਹ ਲਿਆ ਉਸ ਜਾ ਕੇ, ਰੈਂਕ ਹੈ ਵਧਾਉਣ ਨੂੰ। 
ਕੀਤਾ ਸੀ ਹਵਾਲੇ ਉਸ. ਜਾ ਕੇ ਅਧਿਕਾਰੀਆਂ ਦੇ. 
ਵਿੱਚ ਸੀ ਸਲਾਖਾਂ ਬੈਠੇ, ਕਾਹਲੇ ਜੋ ਪਾਉਣ ਨੂੰ। 


ਕਰਕੇ ਚਲਾਣ ਪੇਸ਼, ਕੀਤਾ ਜਾ ਕੇ ਜੱਜ ਸਾਹਵੇਂ, 
ਪੁੱਛਦਾ ਵਕੀਲ ਖੜ੍ਹਾ, ਲੋਕੋ ਹੈ ਸਵਾਲ ਜੀ । 
ਕਿਸ ਥਾਂ ਤੋਂ ਫੜਿਆ ਹੈ, ਕਰਨੀ ਨਿਸ਼ਾਨ ਦੇਹੀ, 
ਦੇ ਦਿਓ ਹਵਾਲਾ ਪੂਰਾ, ਰੱਖਿਓ ਖਿਆਲ ਜੀ। 
ਦਿੱਤੀ ਜੋ ਨਿਸ਼ਾਨ ਦੇਹੀ, ਜੇਲ੍ਹ ਦੀ ਹਦੂਦ ਹੈ ਨਾ, 
ਬਣੀ ਸੀ ਨਿਸ਼ਾਨ ਦੇਹੀ, ਸਿੰਘ ਲਈ ਢਾਲ਼ ਜੀ। 
ਛੱਡਿਆ ਸੀ ਜੱਜ ਉਸ, ਦੋਸ਼ ਤੋਂ ਮੁਕਤ ਕਰ, 
ਭੇਜਣਾ ਵਾਪਸ ਕੀਤਾ, ਇੱਜ਼ਤ ਦੇ ਨਾਲ ਜੀ। 


(ਬੈਂਤ) 
ਹੁੰਦੇ ਕੌਮ ਦੇ ਵਿੱਚ ਗ਼ਦਾਰ ਜੇ ਨਾ, 
ਐਥੇ ਹੋਣੀਆਂ ਹੇਰ ਕਹਾਣੀਆਂ ਸੀ। 
ਗੱਲਾਂ ਕਿਸ ਇਤਿਹਾਸ ਦੁਹਰਾਣੀਆਂ ਸੀ। 
ਲਾਹਣਤਾਂ ਕਿਸ ਨੇ ਡੋਗਰਿਆਂ ਪਾਣੀਆਂ ਸੀ। 
ਕਤਲਗਾਹ ਨਾ ਕਦੇ ਦਰਬਾਰ ਬਣਦਾ, 
ਗੱਲਾਂ ਬਾਹਰ ਨਾ ਭੇਤ ਦੀਆਂ ਜਾਣੀਆਂ ਸੀ। 
ਪੁੱਤ ਨਿਰਦੋਸ਼ ਨਾ ਮਾਵਾਂ ਦੇ ਕਦੇ ਮਰਦੇ, 
ਰੁਲਦੀ ਪਤ ਨਾ ਵਿੱਚ ਜੀ ਢਾਣੀਆਂ ਸੀ। 
ਕਿਸ ਨੇ ਖੜ੍ਹ ਪੰਡਾਲ ਵਿੱਚ ਗਾਣੀਆਂ ਸੀ। 
193 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥੨॥॥॥॥1॥2101 ੩0 021016110 10112 000॥॥ 


5।। 28000 08001 5॥0। 3। ੬0੫9 


ਕਥਾ ਹਾਂ ਮੈਂ ਫਿਰ ਦੁਹਰਾਉਣ ਲੱਗਾ। 
ਪੱਖ ਰਹਿ ਗਿਆ ਜਿਹੜਾ ਸੀ ਨਜ਼ਰਾਂ ਤੋਂ, 
ਉਹਦੇ ਉੱਤੇ ਹਾਂ ਚਾਨਣਾਂ ਪਾਉਣ ਲੱਗਾ । 
ਭੇਦ ਜਾ ਸਰਕਾਰ ਪੁਚਾਉਣ ਲੱਗਾ । 
ਬਾਰਬਟਨ ਦੇ ਹੱਥ ਫੜਾਉਣ ਲੱਗਾ। 
ਬਾਰਬਟਨ ਡੀ. ਐਸ. ਪੀ. ਲੁਧਿਆਣਾ, 
ਕਦੋਂ ਸੀ ਇਹ ਦੋਸਤੋ ਚਾਹੁਣ ਲੱਗਾ। 
ਕਥਾ ਵਿੱਚ ਇਤਿਹਾਸ ਦੇ ਦਰਜ ਜਿਹੜੀ, 
ਖੜ੍ਹ ਕੇ ਪਰ੍ਹਾਂ ਦੇ ਵਿੱਚ ਸੁਣਾਉਣ ਲੱਗਾ । 


ਬਾਰਬਟਨ ਨੇ ਮਾਰਿਆ ਆਣ ਛਾਪਾ, 
ਕੋਨਾ ਕੋਨਾ ਦਰਬਾਰ ਖੰਘਾਲਿਆ ਸੀ। 
ਬੀਬੀ ਅਤਰੀ ਪਾਸੋਂ ਫੜ੍ਹੇ ਸਨ ਹੁਕਮਨਾਮੇ, 
ਫੜ੍ਹਕੇ ਉਨ੍ਹਾਂ ਸਰਕਾਰ ਸੰਭਾਲਿਆ ਸੀ। 
ਭੈਅ ਪਿਆ ਸਰਕਾਰ ਨੂੰ ਗ਼ਦਰ ਦਾ ਸੀ, 
ਕੀਤੀ ਦੇਰ ਜੇ ਜਾਣਾ ਨਾ ਟਾਲਿਆ ਸੀ। 
ਦੀਵਾ ਏਹਾ ਕ੍ਰਾਂਤੀ ਦਾ ਬਾਲਿਆ ਸੀ। 
ਗੁਰਾੰ ਜੇਲ੍ਹੇਂ ਸਬੰਧ ਬਣਾ ਲਏ ਸਨ। 
ਘੜਤਾਂ ਘੜਦੇ ਵਿੱਚ ਇਸ਼ਾਰਿਆਂ ਦੇ, 
ਬੈਠੇ ਜੇਲ `ਚੋਂ ਨੀਤੀ ਸਮਝਾ ਰਹੇ ਸਨ। 
ਡਰ ਪਿਆ ਸਰਕਾਰ ਨੂੰ ਸੀ ਐਸਾ, 


194 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


(31੧0181੮॥0੫੧600118.60। 


ਦਿਨ ਨੇੜੇ ਬਗ਼ਾਵਤ ਜਿਉਂ ਆ ਰਹੇ ਸਨ। 
ਗੁਰਾਂ ਤਾਈਂ ਇੱਕ ਥਾਂ ਤੋਂ ਥਾਂ ਦੂਜੀ, 
ਇਸੇ ਲਈ ਫਰੰਗੀ ਪੁਚਾ ਰਹੇ ਸਨ। 


ਉਨ੍ਹਾਂ ਗੁਰਾਂ ਨੂੰ ਸੀ ਭਿਜਵਾਏ ਦਿੱਤਾ। 
“ਅਨੰਦਾ” ਨਾਮ ਜਹਾਜ਼ ਦਾ ਵਿੱਚ ਜਿਸਦੇ, 
ਅਠਾਰਾਂ ਸਤੰਬਰ ਨੂੰ ਗੁਰਾਂ ਬਹਾਏ ਦਿੱਤਾ। 
ਨਾਨੂੰ ਸੇਵਕ ਨੰਦ ਲਾਲ ਲਾਂਗਰੀ ਦਾ, 
ਟਿਕਟ ਨਾਲ ਸੀ ਉਨ੍ਹਾਂ ਕਟਾਏ ਦਿੱਤਾ। 
ਇਵੇਂ ਸਿੰਘਾਂ ਤੋਂ ਨਾਤਾ ਤੋੜਨੇ ਦਾ, 
ਯਤਨ ਉਨ੍ਹਾਂ ਸੀ ਫੇਰ ਬਣਾਏ ਦਿੱਤਾ। 


ਕਦੇ ਝਿੜਕਦੇ ਕਦੇ ਪੁਚਕਾਰ ਲੈਂਦੇ । 
ਕਦੇ ਧੱਫਾ ਵੀ ਹੈ ਸਨ ਮਾਰ ਲੈਂਦੇ। 
ਇਹੋ ਵਿੱਚ ਮਰਗੋਈ ਵਿਵਹਾਰ ਹੈ ਸੀ, 
ਲੜਦੇ ਝਗੜਦੇ ਬਹੁਤੀ ਨਾ ਸਾਰ ਲੈਂਦੇ। 
ਦਿਲ ਦਾ ਭੇਤ ਨਾ ਕਿਸੇ ਨੂੰ ਲੈਣ ਦੇਂਦੇ, 
ਕਰਦੇ ਇਵੇਂ ਦੀ ਕਰ ਸਨ ਕਾਰ ਲੈਂਦੇ। 
ਅੱਖੀਂ ਦੇਖ ਕੇ ਸਨ ਵਿਸਾਰ ਲੈਂਦੇ। 
ਮੂੰਹੋਂ ਬੋਲ ਸਨ ਕਦੇ ਉਚਾਰ ਲੈਂਦੇ। 
ਮੌਲਮੀਨ ਰਾਹੇਂ ਪੰਜਾਬ ਨੂੰ ਆਇਆ ਸੀ। 
195 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 410 1021016110 10112 000॥॥ 


ਭੈਣੀ ਆਉਣ `ਤੇ ਉਸ ਤੇ ਰੋਕ ਹੈ ਸੀ, 
ਸਿੰਘ ਸਿਦਕੀ ਭੇਸ ਵਟਾਇਆ ਸੀ। 
ਭੇਸ ਬਦਲਕੇ ਪਹੁੰਚਿਆ ਉਹ ਭੈਣੀ, 
ਹਾਲ ਗੁਰਾਂ ਦਾ ਆਣ ਸੁਣਾਇਆ ਸੀ। 
ਹਰੀ ਸਿੰਘ ਗੁਰਾਂ ਨੇ ਹਾਲ ਸੁਣਕੇ, 
ਸੀਨੇ ਆਪਣੇ ਨਾਨੂੰ ਨੂੰ ਲਾਇਆ ਸੀ। 


ਓਧਰ ਗੋਰੀ ਸਰਕਾਰ ਇਹ ਸਮਝਿਆ ਸੀ, 
ਸਦਮਾ ਲੱਗਾ ਕੋਈ ਗੁਰਾਂ ਹੈ ਆਣ ਭਾਰੀ । 
ਹਿੱਲ ਗਿਆ ਤਵਾਜਨ ਦਿਮਾਗ ਦਾ ਜੋ; 
ਗੱਲ ਸਮਝ ਨਾ ਸਕੇ ਪਰ ਉਹ ਸਾਰੀ। 
ਲੱਭੀ ਡਾਕਟਰਾਂ ਕੋਈ ਨਾ ਬਿਮਾਰੀ। 
ਨੰਦੂ ਸਮਝਦਾ, ਰਿਹਾ ਜੋ ਲਾਂਗਰੀ ਹੈ, 
ਗੁਰਾਂ ਹੈ ਕੋਈ ਯੋਜਨਾ ਮਨ ਧਾਰੀ। 


ਇਕੱਲਿਆਂ ਰਹਿਣ ਨੂੰ ਗੁਰੂ ਤਰਜੀਹ ਦੇਂਦੇ, 
ਜ਼ੈਨ ਇਕਾਂਤ `ਚ ਮਤੇ ਪਕਾ ਰਹੇ ਸਨ। 
ਮਹਾਰਾਜਾ ਦਲੀਪ ਸਿੰਘ ਤੇ ਨਾਲ ਰਸ਼ੀਆ, 
ਦਿਨੋ ਦਿਨ ਸਬੰਧ ਵਧਾ ਰਹੇ ਸਨ। 
ਘਾੜਤਾਂ ਘੜਦੇ ਮੂੰਹੇਂ ਖਾਮੋਸ਼ ਰਹਿ ਕੇ, 
ਜਾਗ ਦੇਸ਼ ਪ੍ਰੇਮ ਦੀ ਲਾ ਰਹੇ ਸਨ। 
ਬੈਠਾ ਸੀਨੇ ਸਰਕਾਰ ਦੇ ਸਹਿਮ ਹੈ ਸੀ, 
ਦਿਨ ਨੇੜੇ ਬਗ਼ਾਵਤ ਜਿਉਂ ਆ ਰਹੇ ਸਨ। 
ਗੁਰਾਂ ਤਾਈਂ ਇੱਕ ਥਾਂ ਤੋਂ ਥਾਂ ਦੂਜੀ, 
ਏਸੇ ਲਈ ਫਰੰਗੀ ਪੁਚਾ ਰਹੇ ਸਨ। 


196 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


(ਕਬਿੱਤ) 
ਬਾਬਾ ਗੁਰਚਰਨ ਜੋ, ਸਿਪਾਹੀ ਸਿੱਖ ਫੌਜ ਦਾ, 
ਗਜ਼ਨੀ `ਚ ਸਜ ਗਿਆ, ਕੂਕਾ ਲੈ ਗਿਆਨ ਜੀ। 
ਸੈਂਟਰਲ ਏਸ਼ੀਆ `ਚ, ਰਿਹਾ ਸਰਗਰਮ ਉਹ, 
ਸੁਣ ਲਓ ਸੁਣਾਵਾਂ ਥੋਨੂੰ, ਕਰਨਾ ਧਿਆਨ ਜੀ । 
ਮਿਲਦਾ ਸੀ ਰੂਸੀ ਜਰਨੈਲਾਂ ਜਾ ਸਮਰਕੰਦ, 
ਕਰਦਾ ਚੜ੍ਹਤ ਕੂਕਾ, ਪੰਥ ਦੀ ਬਿਆਨ ਜੀ। 
ਅੱਸੀਵੇਂ ਅਕਤੂਬਰ 'ਚ ਖ਼ਤ ਜਾ ਪੁਚਾਏ ਉਸ, 
ਚੜ੍ਹਦੀ ਕਲਾ 'ਚ ਨਾਲ ਪੂਰੇ ਸੀ ਇਮਾਨ ਜੀ । 


ਸੱਚਾ ਸੁੱਚਾ ਸਿੱਖ ਲੋਕੋ, ਗੁਰਾਂ ਦਾ ਜੋ ਨਾਮਧਾਰੀ, 
ਬਣਿਆ ਜੋ ਕੌਮ ਦੀ ਸੀ, ਸਿੰਘ ਆਨ ਸ਼ਾਨ ਜੀ। 
ਗੁਲਾਬ ਖ਼ਾਨ ਸੂਹੀਆ, ਖਾਸ ਸਰਕਾਰ ਦਾ ਜੋ, 
ਦੋਗਲੀ ਸੀ ਨੀਤੀ ਪੱਲੇ, ਉਸ ਨਾ ਇਮਾਨ ਜੀ। 
ਹੱਥ ਪਰ ਅੰਗਰੇਜ਼, ਓਸ ਦੀ ਕਮਾਨ ਜੀ। 
ਦੇਂਦਾ ਸੀ ਖ਼ਬਰ ਉਹ, ਸਾਰੀ ਸਰਕਾਰ ਤਾਈਂ, 
ਬੜਾ ਹੀ ਸ਼ਾਤਰ ਕੂੜ, ਭਰਿਆ ਜ਼ੁਬਾਨ ਸੀ । 


ਰਹਿੰਦਾ ਅੰਗ ਸੰਗ ਜੋ, ਬਾਬਾ ਜੀ ਦੇ ਸਦਾ ਲੋਕੋ, 
ਕਪਟੀ ਸੀ ਦਿਲ ਦਾ ਜੋ, ਲੋਕੋ ਬੇਈਮਾਨ ਸੀ। 
ਐਸੇ ਬੇਈਮਾਨ ਵਿੱਚ, ਕੀਤੇ ਸੀ ਮਰਜ਼ ਪੰਥ, 
ਕੀਤਾ ਜਿਨ੍ਹਾਂ ਪੰਥ ਵਾਲਾ, ਲੋਕੋ ਨੁਕਸਾਨ ਸੀ। 
ਬਾਬਾ ਜੀ ਨੂੰ ਰਤਾ ਨਾ, ਖ਼ਬਰ ਹੈ ਸੀ ਖੁਫ਼ੀਏ ਦੀ, 
ਸੁੱਤੀ ਸੀ ਜ਼ਮੀਰ ਜੀਹਦੀ, ਮਰਿਆ ਇਮਾਨ ਸੀ। 
ਇਹੋ ਜਿਹੇ ਹਾਲਾਤਾਂ `ਚ, ਰਹੇ ਜੂਝਦੇ ਜੋ ਲੋਕ, 
ਉਨ੍ਹਾਂ ਵਿੱਚ ਬਾਬਾ ਗੁਰਚਰਨ ਮਹਾਨ ਸੀ। 


197 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


ਬਿਨਾਂ ਸਿਦਕ ਨਾ ਸਰ, ਹੁੰਦੇ ਨੇ ਮੈਦਾਨ ਲੋਕੋ, 
ਸਿਦਕ ਬਿਨਾਂ ਨਾ ਭਰ, ਹੋਵੇ ਪਰਵਾਜ਼ ਜੀ। 
ਸਿਦਕ ਨਿਭਾਉਣ ਸੂਰੇ, ਸਿਰ ਧਰ ਤਲੀਆਂ `ਤੇ, 
ਸਿਦਕ ਦੇ ਵਿੱਚ ਛੁਪੇ, ਜ਼ਿੰਦਗੀ ਦੇ ਰਾਜ ਜੀ। 
ਨਾਮ ਹੈ ਬਿਸ਼ਨ ਸਿੰਘ, ਕੌਮ ਦਾ ਅਰੋੜਾ ਲੋਕੋ, 
ਸੰਪਰਕ ਦਲੀਪ ਸਿੰਘ, ਰਿਹਾ ਮਹਾਰਾਜ ਜੀ। 
ਬੂਟਾ ਸਿੰਘ ਲਾਹੌਰ ਦਾ, ਬਨਾਰਸੀ ਦਾਸ ਤੀਜਾ, 
ਤਿੰਨੇ ਸਾਥੀ ਮਿਲਕੇ ਸੀ, ਕਰਦੇ ਜੋ ਕਾਜ ਜੀ। 


ਮਥਰਾ, ਮੇਰਨ ਅਤੇ ਆਗਰੇ ਬਨਾਰਸੀ ਜੀ, 
ਕਰਦਾ ਬੁਲੰਦ ਰਿਹਾ, ਲੋਕਾਂ `ਚ ਅਵਾਜ਼ ਜੀ। 
ਅਠਾਰਾਂ ਸੌ ਤਰਾਸੀ `ਚ, ਬਿਸ਼ਨ ਸਿੰਘ ਰੂਸ `ਚ, 
ਤਾਸ਼ਕੰਦ ਰਾਹੀ ਕਰੇ, ਪੰਥ ਦਾ ਆਗਾਜ਼ ਜੀ। 
ਸਿਦਕ ਬੁਲੰਦ ਸੁਰੇ, ਜੁਝਦੇ ਮੈਦਾਨ ਰਹੇ, 

ਕਰੇ ਨਾ ਕਿਉਂ ਕੌਮ ਇਨ੍ਹਾਂ ਸੂਰਿਆਂ ਤੇ ਨਾਜ਼ ਜੀ। 
ਧਰੇ ਜਿਨ੍ਹਾਂ ਤਲੀ ਸਿਰ, ਰਹੇ ਨੇ ਮੈਦਾਨ ਡਟੇ, 
ਸਿਦਕ ਨਿਭਾਇਆ ਜਿਨ੍ਹਾਂ, ਰੱਖੀ ਜਿਨ੍ਹਾਂ ਲਾਜ ਜੀ। 


ਹਾਂਗਕਾਂਗ ਤੋਂ ਸੀ ਆਇਆ, ਦੀਦ ਗੁਰਾਂ ਪਾਉਣ ਨੂੰ । 
ਵਰਦੀ `ਚ ਆ ਕੇ ਗੁਰਾਂ, ਨਾਲ ਕੀਤੀ ਮੁਲਾਕਾਤ, 
ਚਿੱਠੀ ਰੂਸ ਵਾਲੀ ਗੁਰਾਂ, ਤਾਈਂ ਸੀ ਪੁਚਾਉਣ ਨੂੰ । 
ਕਿਹੜਾ ਹਿਤੈਸ਼ੀ ਪੰਥ, ਕਿਹੜਾ ਗ਼ਦਾਰ ਵਿੱਚ, 
ਚਿੱਠੀ ਰੂਸ ਲਿਖੀ ਗੁਰਾਂ ਤਾਈਂ ਸਮਝਾਉਣ ਨੂੰ । 
ਸੂਚੀ ਸੀ ਗੁਰਾਂ ਨੂੰ ਦਿੱਤੀ, ਓਸ ਨੇ ਗ਼ਦਾਰਾਂ ਵਾਲੀ, 
ਲਿਖੀ ਸੀ ਜੋ ਰੂਸ ਵਲੋਂ, ਗੁਰਾਂ ਨੂੰ ਫੜਾਉਣ ਨੂੰ। 


ਲਿਖਿਆ ਸੀ ਚਿੱਠੀ ਵਿੱਚ ਨਾਮ ਪਤਾ ਖਾਸ ਲੋਕੋ, 
198 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥॥੨॥॥॥॥1॥2101 ੩0 021016110 1012 000॥॥ 


ਕੌਣ ਹੈ ਮਰਜ ਕਿੱਥੇ, ਕੀਤਾ ਸਰਕਾਰ ਦਾ। 
ਖ਼ਤ ਇਹ ਗੁਰਾਂ ਨੂੰ ਸੀ, ਮੀਹਾਂ ਸਿੰਘ ਆਣ ਦਿੱਤਾ। 
ਲਿਖਿਆ ਜੋ ਰੂਸ ਵਲੋਂ, ਪਰਤਾਂ ਉਘਾੜਦਾ । 
ਆਖਦੇ ਭਦੌੜੀਆ ਜੋ, ਨਾਮ ਸਰਦਾਰ ਦਾ। 
ਗੁਜ਼ਰਾਂ ਵਾਲੇ `ਚ ਦੂਤ, ਜੋ ਹੈ ਸਰਕਾਰ ਦਾ। 


ਰਾਮਚਰਨ ਤੋਲਾ ਹਰੀਪੁਰ ਮਰਜ ਕੀਤੇ, 
ਸ਼ੰਕਰ ਰਾਏ ਦਾ ਨਾਮ, ਖ਼ਤ ਹੈ ਪੁਕਾਰ ਦਾ। 
ਸਿੱਖ ਰਾਜ ਚੜ੍ਹਿਆ ਸੀ, ਭੇਟ ਗ਼ਦਾਰੀਆਂ ਦੀ, 
ਐਵੇ ਸ਼ਾਹ ਮੁਹੰਮਦ ਨਾ, ਤਾਹਨੇ ਲੋਕੋ ਮਾਰਦਾ। 
ਘਰ ਦਾ ਹੀ ਭੇਤੀ ਸਦਾ, ਲੰਕਾ ਨੂੰ ਉਜਾੜਦਾ। 
ਬੜੀ ਲੰਮੀ ਸੂਚੀ ਦਿੱਤੀ, ਓਸ ਨੇ ਗ਼ਦਾਰਾਂ ਵਾਲੀ, 

ਛੱਡ ਨਾਮ ਲਿਖਣੇ ਤੂੰ ਦੱਸ ਅੱਗੇ ਸਾਰ ਦਾ। 


(ਬੈਂਤ) 
ਛੱਡਦਾ ਲੋਹੇ ਨੂੰ ਨਹੀਂ, ਜੰਗਾਲ ਲੋਕੋ । 
ਖ਼ੁਦਗ਼ਰਜ਼ ਨਾ ਕਿਸੇ ਦੇ ਮਿੱਤ ਹੁੰਦੇ, 
ਹੁੰਦੇ ਉਹ ਸਮਾਜ ਲਈ ਗਾਲ੍ਹ ਲੋਕੋ। 
ਨਾਤਾ ਲਹੂ ਤੇ ਧਰਤ ਦਾ ਨਾ ਜਾਣਦੇ ਜੋ, 
ਹੁੰਦਾ ਕੂੜ ਹੈ ਉਨ੍ਹਾਂ ਹਲਾਲ ਲੋਕੋ । 
ਹੁੰਦੇ ਜੇ ਗ਼ਦਾਰ ਨਾ ਕੌਮ ਅੰਦਰ, 
ਉੱਠਦੇ ਫੇਰ ਨਾ ਕਦੇ ਸਵਾਲ ਲੋਕੋ। 


199 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥੨॥॥॥॥1॥2101 40 021016110 10112 000॥॥ 


(ਕਬਿੱਤ) 
ਅਠਾਰਾਂ ਸੋ ਪਚਾਸੀ ਦਾ, ਚੱਲਦਾ ਸੀ ਦੌਰ ਜਦੋਂ 
ਥਿਬੂ ਰਾਜਾ ਬਰਮਾ ਦਾ, ਕੁੱਦਿਆ ਮੈਦਾਨ ਜੀ। 
ਹੋ ਗਿਆ ਸੀ ਬਾਗ਼ੀ ਰਾਜਾ, ਲੋਕੋ ਅੰਗਰੇਜ਼ ਕੋਲੋਂ, 
ਸਾਂਭ ਲਈ ਹੱਥ `ਚ ਬਗ਼ਾਵਤ ਕਮਾਨ ਜੀ। 
ਸੂਰਬੀਰ ਯੋਧੇ ਪੁੱਤ, ਬਾਗ਼ੀ ਹੋਏ ਬਰਮਾ ਦੇ, 
ਕੁੱਦੇ ਨੇ ਮੈਦਾਨ ਹੋਣ, ਲਈ ਕੁਰਬਾਨ ਜੀ । 
ਧਰੇ ਨੇ ਤਲੀ `ਤੇ ਸਿਰ, ਲੜਨ ਆਜ਼ਾਦੀ ਲਈ, 
ਪੁੱਤ ਮਾਤਾ ਧਰਤੀ ਦੇ, ਲੋਕੋ ਉਹ ਮਹਾਨ ਜੀ। 


ਪੈ ਗਿਆ ਸੀ ਰੌਲਾ ਸਾਰੇ, ਹਿੱਲੀ ਸਰਕਾਰ ਹੈ ਸੀ, 
ਆਈ ਪਰਸ਼ਾਸਨ ਦੀ, ਹੱਥਾਂ ਵਿੱਚ ਜਾਨ ਸੀ। 
ਠੱਲ੍ਹੇ ਜੋ ਬਗ਼ਾਵਤ ਲਾ, ਦਿੱਤਾ ਓਸ ਤਾਨ ਸੀ। 
ਆਖਰ ਸੀ ਕੈਦ ਕੀਤਾ, ਰਾਜਾ ਬਿਥੂ ਬਰਮਾ ਦਾ, 
ਮੁੜ ਤੋਂ ਬਹਾਲ ਕੀਤੀ, ਹਾਕਮਾਂ ਨੇ ਸ਼ਾਨ ਸੀ। 
ਵਿੱਚ ਮਦਰਾਸ ਰਾਜਾ, ਹਾਈ ਉਹ ਕਮਾਨ ਸੀ। 


ਜੇਲ੍ਹ ਪਰਸ਼ਾਸਨ ਨੇ, ਖ਼ਬਰ ਉਡਾਈ ਐ। 
ਦਸਤਾਂ ਦੇ ਨਾਲ ਕੈਦੀ, ਹੋਇਆ ਕਮਜ਼ੋਰ ਜੋ, 
ਲਿਖਿਆ ਸਿਆਸੀ ਕੈਦੀ, ਕਰੀ ਜੀ ਚੜ੍ਹਾਈ ਐ। 
ਨਾਮ ਰਾਮ ਸਿੰਘ (ਗੁਰੂ) ਉਨ੍ਹਾਂ, ਲਿਖਕੇ ਖ਼ਬਰ ਉੱਤੇ, 
ਸਰਜਨ ਕਮਿਸ਼ਨਰ, ਦੇਨਾਂ ਸਹੀ ਪਾਈ ਐ। 
ਮਿਲਦਾ ਨਾ ਪਰ ਹੈ ਜੀ, ਜੇਲ੍ਹ `ਚੋਂ ਰਿਕਾਰਡ ਕੋਈ, 
ਕਰਦਾ ਰਿਕਾਰਡ ਨਾ, ਇਹਦੀ ਭਰਪਾਈ ਐ। 


200 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। 0੫੧ ॥੨॥॥॥॥1॥2101 40 021016110 10112 000॥॥ 


ਅਸਲ 'ਚ ਚਲੇ ਗਏ, ਗੁਰੂ ਸੀ ਗੁਪਤ ਵਾਸ, 
ਜੇਲ੍ਹ ਪ੍ਰਸ਼ਾਸਨ ਨੇ, ਗੱਲ ਜੋ ਛੁਪਾਈ ਐ। 
ਦੂਜਾ ਹੈ ਸਬੁਤ ਖ਼ਤ, ਚੀਫ ਬਰਨਾਰਡ ਦਾ, 
ਲਿਖਿਆ ਭਦੌੜੀਏ ਨੂੰ, ਕਰੇ ਭਰਪਾਈ ਐ। 
ਸੰਨ ਹੈ ਛਿਆਸੀ ਮਿਤੀ, ਤੇਈ ਜੀ ਅਗਸਤ ਦਾ, 
ਦਿੱਤੀ ਇਤਲਾਹ ਜੋ, ਕਮਿਸ਼ਨਰੋਂ ਆਈ ਐ। 
ਲਿਖਿਆ ਸੀ ਉਸ ਗੁਰਾਂ, ਭੇਜਿਆ ਅਗਾਹਾਂ ਹੋਰ, 
ਗੁਰਾਂ ਦੇ ਸੰਬੰਧੀ ਖਾਸ, ਕਾਗਜ਼ੋਂ ਜੋ ਪਾਈ ਐ। 


ਦਰਜ ਰਿਕਾਰਡ 'ਚ, ਇਤਿਹਾਸ ਸੂਬਿਆਂ ਦਾ, 
ਕੀਤੇ ਜੋ ਨਜ਼ਰਬੰਦ, ਸਨ ਗੁਰਾਂ ਨਾਲ ਜੀ। 
ਪਾ ਗਏ ਜੋ ਬੀਰ ਗਤੀ, ਮੌਨੀ ਨਹੀਂ' ਹਾਰ ਜਿਨ੍ਹਾਂ, 
ਗੁਰਾਂ ਦੇ ਸਿਪਾਹੀ ਸੱਚੇ, ਗੁਰਾਂ ਦੇ ਜੋ ਲਾਲ ਜੀ। 
ਅਠਾਰਾਂ ਸੌ ਉਨਾਸੀ 'ਚ, ਸੂਬਾ ਜੀ ਸਾਹਿਬ ਸਿੰਘ, 
ਨਿਭਿਆ ਸਿਦਕ ਨਾਲ, ਕਰ ਗਿਆ ਘਾਲ਼ ਜੀ। 
ਅਨਾਰਾਂ ਸੋ ਬਿਆਸੀ, ਜਵਾਹਰ ਪਹਾੜਾ ਸਿੰਘ, 
ਪੰਜ ਤੱਤ ਲੀਨ ਹੋਏ, ਬਣ ਪੰਥ ਢਾਲ਼ ਜੀ। 


ਸੰਨ ਸੀ ਉਨੀ ਸੈ ਸਦੀ, ਵੀਹਵੀ ਤੀਜਾ ਸਾਲ ਜੀ। 
ਅਠਾਰਾਂ ਸੌ ਚੁਰਾਸੀ `ਚ, ਗੁਰੂ ਨੂੰ ਪਿਆਰੇ ਹੋਏ, 
ਸੂਬਾ ਸੀ ਅਰੂੜ ਸਿੰਘ, ਬਣੇ ਸਿੱਖੀ ਢਾਲ ਜੀ। 
“ਸੰਤ ਸਿੰਘਾ” ਨਾਮਧਾਰੀ, ਸਿੰਘ ਸੂਰੇ ਗੁਰਾਂ ਦੇ ਜੀ, 
ਘਾਲਣਾ ਹੈ ਘਾਲੀ ਜਿਨ੍ਹਾਂ, ਬਣੇ ਨੇ ਮਸਾਲ ਜੀ। 
ਸਿਦਕੀ ਗੁਰਾਂ ਦੇ ਸਿੰਘ, ਨਿਭੇ ਨੇ ਸਿਦਕ ਨਾਲ, 
ਝੁਕੇ ਨਾ ਹਕੂਮਤਾਂ ਤੋਂ, ਗੁਰਾਂ ਦੇ ਉਹ ਲਾਲ ਜੀ। 


ਬਾਕੀ ਜਿਹੜੇ ਛੱਡੇ ਸਨ, ਸ਼ਰਤੀਂ ਹਕੂਮਤ ਨੇ, 
201 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। 0੫੧ ॥॥੨॥॥॥॥1॥2101 40 021016110 10112 000॥॥ 


ਉਨ੍ਹਾਂ ਦੇ ਵੀ ਨਾਮ ਆਓ, ਸੰਗਤੇ ਸੁਣਾਦਿਆਂ। 
ਲਾਈਆਂ ਜਿਨ੍ਹਾਂ ਉੱਤੇ ਸਨ, ਸਖਤ ਪਾਬੰਦੀਆਂ ਜੀ, 

ਭੈਣੀ ਦਰਬਾਰ ਜਾਣੋ, ਥੋਨੂੰ ਮੈਂ ਬਤਾ ਦਿਆਂ। 
ਨਾ ਹੀ ਪਰਚਾਰ ਨਾ ਹੀ, ਘੁੰਮ ਆਮ ਸਕਦੇ ਸੀ, 
ਗੱਲ ਸਾਰੀ ਭੇਤ ਵਾਲੀ, ਥੋਡੇ ਕੰਨੀ' ਪਾ ਦਿਆਂ। 
ਸ਼ਰਤਾਂ ਦੇ ਨਾਲ ਜਿਨ੍ਹਾਂ, ਛੱਡਿਆ ਹਕੂਮਤ ਨੇ, 
ਨਾਮ ਉਨ੍ਹਾਂ ਸਾਰਿਆਂ ਦੇ, ਲਿਖ ਸਮਝਾ ਦਿਆਂ। 


ਸੂਬਿਆਂ ਦੇ ਦੱਸਾਂ ਥੋਨੂੰ, ਲਿਖ ਕੇ ਮੈਂ ਨਾਮ ਜੀ। 
ਕਰੀ ਸੀ ਜਵਾਨੀ ਜਿਨ੍ਹਾਂ, ਪੰਥ ਦੇ ਹਵਾਲੇ ਸਾਰੀ, 
ਕਰਾਂ ਉਨ੍ਹਾਂ ਸਿੰਘਾਂ ਤਾਈ', ਲੋਕੋ ਪਰਣਾਮ ਜੀ। 
ਬੜੀ ਵੱਡੀ ਘਾਲਣਾ ਸੀ, ਘਾਲੀ ਉਨ੍ਹਾਂ ਦੇਸ਼ ਲਈ, 
ਕੁੱਦੇ ਸਿਰ ਤਲੀ ਧਰ, ਵਿੱਚ ਸੰਗਰਾਮ ਜੀ। 
ਸੱਚੇ ਸੁੱਚੇ ਗੁਰੂ ਸਿੱਖ, ਨਾਮਧਾਰੀ ਕੂਕੇ ਸਿੰਘ, 
ਸੂਰਬੀਰ ਯੋਧੇ ਲੋਕੋ ਜੋਕੋ, ਨਹੀ ਸਨ ਆਮ ਜੀ। 


(ਬੈਂਤ) 
ਨਾਮ ਚੱਲਦਾ ਰਹੇ ਸੰਸਾਰ ਉੱਤੇ। 
ਕਰਮਯੋਗੀ ਨੇ ਹੁੰਦੇ ਜੋ ਕਰਮ ਕਰਦੇ, 
ਲਿਖਿਆ ਪੜ੍ਹ ਲਓ ਇਹ ਦੀਵਾਰ ਉੱਤੇ । 
ਹੁੰਦੀ ਚਰਚਾ ਕਰਮ ਵਿਹਾਰ ਉੱਤੇ। 
ਬਾਕੀ ਛੱਡਦੇ ਸੰਗਤ ਸਤਿਕਾਰ ਉੱਤੇ। 


202 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 40 021016110 10112 000॥॥ 


(ਦੋਹਿਰਾ) 
ਆਪ ਲਿਖਾਵੇ ਸਤਿਗੁਰੂ, ਸਭੇ ਓਸ ਦੇ ਰੰਗ । 


ਨਮਨ ਕਰਾਂ ਮੈ ਯੋਧਿਆਂ, ਗਏ ਜਿੰਦ ਜੋ ਵਾਰ। 
ਭੇਟਾ ਸ਼ਰਧਾ ਸੁਮਨ ਜੀ, ਕਰ ਲੈਣਾ ਸਵੀਕਾਰ। 


ਇਸ ਸ਼ਰਧਾ ਦੀ ਭੇਟ ਨੂੰ, ਕਰਨਾ ਜੀ ਪਰਵਾਨ। 
ਸੰਗਤ ਬਖਸ਼ਣ ਹਾਰ ਹੈ, ਹਾਂ ਬੰਦਾ ਨਾਦਾਨ। 


ਮੱ ਮੋ ੨ 3 ਕੱ ਜੱਟ ਮੱ ਗੱ ਮੋ ਕੱ ਜੱਟ ਮੱ ਮੱ ਮੋ 3 ਕੱ ਮੱ ਮੱ ਮੋ 3 ਕੱ ਮੱ ਮੱ 3 ਕੱ ਮੱ 


203 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 53000 08001 5001 0 0੫੧ ॥੨॥॥॥॥1॥2101 40 021016110 10112 000॥॥ 


ਹਵਾਲਾ ਪੁਸਤਕ ਸੂਦੀ 
ਲਈ ਸਹਾਇਕ ਹੋਈਆਂ ਹਨ, ਉਨ੍ਹਾਂ ਪੁਸਤਕਾਂ ਅਤੇ ਲੇਖਾਂ ਦਾ ਵੇਰਵਾ ਇਸ 
ਪ੍ਰਕਾਰ ਹੈ- 


੧. ਜੰਗਨਾਮਾ ਸ਼ਾਹ ਮੁਹੰਮਦ 
੨. ਮਹਾਨ ਕੋਸ਼ (ਸਫਾ ੧੦੩੩) ਰਾਮ ਸਿੰਘ ਭਾਈ ਕਾਨੂੰ ਸਿੰਘ ਨਾਭਾ 
੩. ਮਧ ਕਾਲੀਨ ਧਰਮ ਚੇਤਨ (ਸੰਪਰਦਾ) ਡਾ. ਕਰਮ ਸਿੰਘ 


੪. ਸਿੱਖ ਰਾਜ ਕਿਵੇਂ ਗਿਆ ਗਿਆਨੀ ਸੋਹਣ ਸਿੰਘ ਸ਼ੀਤਲ 
੫. ਦੁਖੀਏ ਮਾਂ ਪੁੱਤ ਗਿਆਨੀ ਸੋਹਣ ਸਿੰਘ ਸ਼ੀਤਲ 
੬. ਨਾਮਧਾਰੀ ਇਤਿਹਾਸ (ਸੰਖੇਪ) ਤਾਰਾ ਸਿੰਘ ਅਨਜਾਣ 


ਸਤਿਜੁਗ ਵਿਸ਼ੇਸ਼ ਅੰਕ ਅੰਦੋਲਨ ੧੫੦ ਸਾਲ ਵਿੱਚ ਅੰਕਿਤ 
ਲੇਖਕਾਂ ਦੇ ਲੇਖ ਅਤੇ ਨਾਮ 
੧. ਸਤਿਗੁਰੂ ਰਾਮ ਸਿੰਘ ਜੀ ਅਤੇ ਕੂਕਾ ਲਹਿਰ, (ਸਫਾ ੯), ਲੇਖਕ ਤਾਰਾ 
ਸਿੰਘ ਅਨਜਾਣ 
੨. _ ਮਹਾਰਾਜ ਰਾਮ ਸਿੰਘ ਦੀ ਅਲੌਕਿਕ ਸਖਸ਼ੀਅਤ, (ਸਫਾ ੨੯), ਡਾ. 
ਮਾਨ ਸਿੰਘ ਨਿਰੰਕਾਰੀ 


੩. _ ਮੇਰੀ ਭੈਣੀ ਯਾਤਰਾ, (ਸਫਾ ੨੫), ਪ੍ਰੋ. ਪ੍ਰੀਤਮ ਸਿੰਘ 

੪. _ ਨਾਮਧਾਰੀ ਲਹਿਰ ਅੰਗਰੇਜ਼ੀ ਰਾਜ ਵਿਰੁੱਧ ਪਹਿਲਾ ਵਿਦਰੋਹ (ਸਫਾ 
੩੩), ਡਾ. ਮਹੀਪ ਸਿੰਘ 

੫. _ ਨਾਮਧਾਰੀ ਮੱਤ ਦਾ ਸਿੱਖ ਧਰਮ ਅਤੇ ਭਾਰਤੀ ਸਮਾਜ ਨੂੰ ਵਿਸ਼ੇਸ਼ 
ਯੋਗਦਾਨ, (ਸਫਾ ੪੦),ਕਿਰਪਾਲ ਸਿੰਘ ਕਸੇਲ 

੬. __ ਮਹਾਨ ਸੁਤੰਤਰਤਾ ਸੰਗ੍ਰਾਮੀ ਸਤਿਗੁਰੂ ਰਾਮ ਸਿੰਘ ਜੀ (ਸਫਾ ੫੦) ਡਾ. 
ਦਵਿੰਦਰ ਉਸਾਹਨ 

੭. _ ਸਿੱਖ ਖਾਲਸਾ ਤੇ ਨਾਮਧਾਰੀ ਕੂਕੇ, (ਸਫਾ ੫੪), ਸੇਵਕ ਹਰਪਾਲ ਸਿੰਘ 

੮. ਕੂਕਾ ਅੰਦੋਲਨ ਸਮਕਾਲੀ ਇਤਿਹਾਸ, (ਸਫਾ ੭੦), ਸਵਰਨ ਸਿੰਘ 
ਵਿਰਕ 

204 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ॥॥੨॥॥॥॥1॥2101 40 021016110 1012 000॥॥ 


੯. ਸੰਤ ਖਾਲਸਾ ਸਮੇਂ ਪੰਜਾਬ ਦੀ ਧਾਰਮਿਕ ਹਾਲਤ, (ਸਫਾ ੮੬) ਦੇਵਿੰਦਰ 
ਸਿੰਘ ਜੀਆ ਨੱਥਾ 

੧੦. ਸਾਕਾ ਮਲੇਰਕੋਟਲਾ ਅਤੇ ਸਰਕਾਰੀ ਦਸਤਾਵੇਜ਼, (ਸਫਾ ੯੮) ਸੂਬਾ 
ਸੁਰਿੰਦਰ ਕੌਰ ਖਰਲ 

੧੧. _ਬ੍ਰਿਹਾਗਨੀ, (ਸਫਾ ੧੦੨), ਗੁਰੂਬਚਨ ਸਿੰਘ ਨਾਮਧਾਰੀ 

੧੨. ਚੌਧੇ ਦੀ ਵਿਸਾਖੀ, (ਸਫਾ ੧੧੨), ਜਸਵਿੰਦਰ ਸਿੰਘ ਹਿਸਟੋਰੀਅਨ 

੧੩. _ਡਾ. ਨਿਰਮਲ ਸਿੰਘ ਲਾਂਬੜਾ ਵਿਚਾਰ ਵਟਾਂਦਰਾ ਮੁੱਖ ਗਾਇਡ 

੧੪. _ਲਖਵੀਰ ਸਿੰਘ ਨਾਮਧਾਰੀ ਜੀ ਦੇ ਸਮੇਂ ਸਮੇਂ ਅਖ਼ਬਾਰਾਂ ਵਿੱਚ ਛਪੇ ਲੇਖ 
ਵਿਚਾਰ ਵਿਟਾਂਦਰਾ 

੧੫. ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਸ੍ਰੀ ਭੈਣੀ ਸਾਹਿਬ ਵਿਚਾਰ ਵਿਟਾਂਦਰਾ 

੧੬. ਡਾ. ਹਰਜੀਤ ਸਿੰਘ ਸੱਧਰ ਵਿਚਾਰ ਚਰਚਾ `ਤੇ ਗਾਇਡ 


205 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0। €0੫੧ ॥੨॥॥॥॥1॥2101 40 021016110 10112 000॥॥ 


ਪੰਜਾਬੀ ਸੱਥ ਦਾ ਤਾਣਾ-ਬਾਣਾ 
ਮੋਢੀ - ਸ. ਪਿਆਰਾ ਸਿੰਘ ਯੂ.ਐਸ.ਏ, ਫੋਨ : “1-253-8520770, 
ਮੁੱਖ ਸੇਵਾਦਾਰ - ਡਾ. ਨਿਰਮਲ ਸਿੰਘ 


064 </ ੪ ੧ 
ਸੈਚਾਲਕ ਬਦੇਸ਼ੀ ਸੱਥਾਂ - ਸ. ਮੋਤਾ ਸਿੰਘ ਸਰਾਏ 
ਨੰ. ਸੱਥ ਦਾ ਨਾਮ ਨਿਗਰਾਨ 
ਵੱ ਢਾਹਾ ਪੰਜਾਬੀ ਸੱਥ ਸ. ਗੁਰਦੀਪ ਸਿੰਘ ਕੈਗ 
ਬਰਵਾਲੀ, ਖੁਰਦ ਮੋ: 98148-98050 
ਭਗਾਲਾ-ਜਲੈਧਰ ਮੋ: 98141-60642 
ਤੋ, ਪੁਆਧੀ ਪੰਜਾਬੀ ਸੱਥ ਸ. ਮਨਮੋਹਨ ਸਿੰਘ ਦਾਉ” 
ਮੁਹਾਲੀ ਮੋ: 98151-23900 
੪. ਮਲਵਈ ਪੰਜਾਬੀ ਸੱਥ ਡਾ. ਲਖਵੀਰ ਸਿੰਘ ਨਾਮਧਾਰੀ 
ਮੋਡੀ ਕਲਾਂ-ਬਨਠਿੰਡਾ ਮੋ: 98768-50680 
੫. ਰਿਆੜਕੀ ਪੰਜਾਬੀ ਸੱਥ ਸ. ਸੂਬਾ ਸਿੰਘ ਖਹਿਰਾ 
ਹਰਪੁਰਾ ਪੈਦੋਈ-ਗੁਰਦਾਸਪੁਰ ਮੋ: 98556-50018 
੬. ਮਾਝਾ ਪੰਜਾਬੀ ਸੱਥ, ਬੀਬੀ ਸਵਰਨ ਕੌਰ ਬੱਲ 
ਬੁਤਾਲਾ-ਐਮਿਤਸਰ ਮੋ: 98782-05808 
ਵਿ ਦੋਨਾ ਪੰਜਾਬੀ ਸੱਥ, ਸੁਬੇਦਾਰ ਸ਼ਿਵ ਸਿੰਘ ਸ਼ਾਹਪੁਰੀ 
ਕਾਹਲਵਾਂ-ਕਪੁਰਥਲਾ ਮੋ: 94175-16503 
ਦਗ ਮਾਝਾ ਪੰਜਾਬੀ ਸੱਥ ਸਵ. ਸ. ਰਘਬੀਰ ਸਿੰਘ “ਤੀਰ” 
ਤਰਨਤਾਰਨ ਮੋ: 98151-43564 
ਦਰ ਹੁਸੈਨੀਵਾਲਾ ਪੰਜਾਬੀ ਸੱਥ ਪੇ. ਜਸਵੈਤ ਸਿੰਘ ਕੈਲਵੀ 
ਫਿਰੋਜ਼ਪੁਰ ਫੋਨ: 01632-220132 
੧੦. ਲੱਖੀ ਜੋਗਲ ਪੰਜਾਬੀ ਸੱਥ ਸ. ਲਾਭ ਸਿੰਘ ਸੰਧੂ 
ਬਠਿੰਡਾ ਫੋਨ 98770-96069 
੧੧. ਪੰਜਾਬੀ ਸੱਥ ਸਰਹਿੰਦ ਸ. ਸੈਤ ਸਿੰਘ ਸੋਹਲ 
ਫਤਹਿਗੜ੍ਹ ਸਾਹਿਬ ਫੋਨ 93166-25738 


206 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 53000 08001 5001 0 0੫੧ ॥੨॥॥॥॥1॥2101 40 021016110 10112 000॥॥ 


੧੨. ਪੰਜਾਬੀ ਸੱਥ ਜਰਗ ਸ. ਨਵਜੋਤ ਸਿੰਘ ਮੇਡੇਰ 
ਲੁਧਿਆਣਾ ਫੋਨ 98154-93603 
੧੩. ਪਟਿਆਲਵੀ ਪੰਜਾਬੀ ਸੱਥ ਡਾ. ਕੁਲਵੇਤ ਕੌਰ 
ਪਟਿਆਲਾ ਫੋਨ 98156-20515 
੧੪. ਸ਼ਹੀਦ ਉਧਮ ਸਿੰਘ ਪੰਜਾਬੀ ਸ. ਦਲਬਾਰ ਸਿੰਘ ਚੱਠੇ ਸੇਖਵਾਂ 
ਸੱਥ ਸੁਨਾਮ-ਸੈਗਰਰ ਫੋਨ 99154-99705 
੧੫. __ ਪਹਾੜੀ ਪੰਜਾਬੀ ਸੱਥ ਨਰੈਗਪੁਰ ਸੀ ਧਰਮਪਾਲ ਸਾਹਿਲ/ ਬਲਵੇਤ ਸਿੰਘ 
ਹੁਸ਼ਿਆਰਪੁਰ ਫੋਨ 98761-56964 
੧੬. ਸੀਰੋਵਾਲ ਪੰਜਾਬੀ ਸੱਥ ਡਾ. ਅਰਮਨਪੁੀਤ ਸਿੰਘ 
ਕੈਧਾਲਾ ਜੱਟਾਂ-ਹੁਸ਼ਿਆਰਪੁਰ ਮੋ: 98722-31840 
੧2, ਡਾ. ਗੈਡਾ ਸਿੰਘ ਯਾਦਗਾਰੀ ਸ. ਉੱਕਾਰ ਸਿੰਘ ਧਾਮੀ 
ਪੰਜਾਬੀ ਸੱਥ - ਹਰਿਆਣਾ ਭੁੰਗਾ ਫੋਨ 94648-58833 
ਕੈਧਾਲਾ ਜੱਟਾਂ-ਹੁਸ਼ਿਆਰਪੁਰ 
੧੮. ਕਾਲੀ ਵੇਈ' ਪੰਜਾਬੀ ਸੱਥ ਸ. ਰਵਿੰਦਰ ਸਿੰਘ ਰੌਕੀ 
ਸੁਲਤਾਨਪੁਰ ਲੋਧੀ ਫੋਨ 9855306070 
੧੯. ਢੱਕ ਪੰਜਾਬੀ ਸੱਥ ਸ. ਰੁਹੁਪਿੰਦਰ ਰੂਪ ਸਿੰਘ ਸੈਧੁ 
ਨਵਾਂਸ਼ਹਿਰ ਫੋਨ 9463363786 
ਲਹ ਦੁਆਬਾ ਪੰਜਾਬੀ ਸੱਥ ਡਾ. ਕੁਲਵੇਤ ਕੌਰ 
ਉੜਾਪੜ-ਨਵਾਂ ਸ਼ਹਿਰ ਫੋਨ 98156-20515 
੨੧. ਪੰਜਾਬੀ ਸੱਥ ਮਜੀਠਾ ਮਾਸਟਰ ਗੁਰਮੇਲ ਸਿੰਘ ਸ਼ਾਮ ਨਗਰ 
ਅੰਮ੍੍‌ਿਤਸਰ ਫੋਨ 95014-35241 
ਲਬ ਪੰਜਾਬੀ ਸੱਥ ਰਾਜਪੁਰਾ ਮਨਜੀਤ ਸਿੰਘ ਰਾਜਪੁਰਾ 
ਪਟਿਆਲਾ ਫੋਨ 97802-79640 
੨੩. ਪੰਜਾਬੀ ਸੱਥ ਜੈਡਵਾਲਾ ਦਰਸ਼ਨ ਲਾਲ ਕੈਬੋਜ (ਬਿੱਟੁ ਲਹਿਰੀ) 
ਭੀਮੇ ਸ਼ਾਹ-ਫਾਜ਼ਿਲਕਾ ਫੋਨ 94639-19501 
੨੪. ਪੰਜਾਬੀ ਸੱਥ ਗੁਮਟਾਲਾ ਸੀ ਮਰਕਸਪਾਲ ਗੁਮਟਾਲਾ 
ਅਮਿ੍‌ਤਸਰ ਫੋਨ 9872070182 
੨੫. ਬਿਸਤ ਦੋਆਬ ਪੰਜਾਬੀ ਸੱਥ ਸ. ਇੰਦਰਜੀਤ ਸਿੰਘ ਘੁੰਗਰਾਲੀ 
ਜਲੈਧਰ ਫੋਨ 94653-30101 
੨੬. ਪੰਜਾਬੀ ਸੱਥ ਰਣਸ਼ੀਂਹ ਖੁਰਦ ਬੀਬਾ ਚਰਨਜੀਤ ਕੌਰ ਧਾਲੀਵਾਲ 
ਨਿਹਾਲ ਸਿੰਘ ਵਾਲਾ-ਮੋਗਾ ਫੋਨ 98783-60837 


5।। 53000 08001 5001 0। 0੫੧ 


207 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


(31੧0181੮॥0੫੧600118.60। 


੨੭. ਬਾਗੜੀ ਪੰਜਾਬੀ ਸੱਥ-ਕਰੀਵਾਲਾ ਡਾ. ਕਸ਼ਮੀਰ ਸਿੰਘ ਹਾਂਡਾ 


ਸਿਰਸਾ-ਹਰਿਆਣਾ ਫੋਨ 094168-06206 
ਦੋ ਹਰਿਆਣਵੀ ਪੰਜਾਬੀ ਸੱਥ ਸ. ਗੁਰਚਰਨ ਸਿੰਘ ਜੋਗੀ 
ਅੰਬਾਲਾ ਸ਼ਹਿਰ-ਹਰਿਆਣਾ। ਫੋਨ 094162-79634 
2€ੰ, ਨੌਜੁਆਨ ਪੰਜਾਬੀ ਸੱਥ ਸ. ਜਗਤਾਰ ਸਿੰਘ ਦਿਉਲ 
ਚੈਡੀਗੜ੍ਹ ਫੋਨ 9914908751 
੩੮੦. ਪੰਜਾਬੀ ਸੱਥ ਬੱਲ ਮਾਸਟਰ ਲਹਿੰਬਰ ਰਾਮ ਵਿਰਦੀ 
ਜ਼ਿਲ੍ਹਾ ਜਲੋਧਰ ਫੋਨ 94646-36384 
੩੧. ਲੁਧੈਹਾਣਾ ਪੰਜਾਬੀ ਸੱਥ ਮਿੱਤਰਸੈਨ ਮੀਤ 
ਲੁਧਿਆਣਾ ਫੋਨ 98550-91777 
੩੨. ਪੰਜਾਬੀ ਸੱਥ ਦਿੱਲੀ ਡਾ. ਚਰਨਜੀਤ ਸਿੰਘ 
ਰੋਹਨੀ-ਦਿੱਲੀ ਫੋਨ 09811116003 
੩੩. ਰਾਵੀ ਪੰਜਾਬੀ ਸੱਥ ਕਠੂਆ, ਡਾ. ਜਸਪਾਲ ਸਿੰਘ ਧੂਤ/ ਸ. ਮਨੋਹਰ ਸਿੰਘ 
ਜੋਮੂ ਕਸ਼ਮੀਰ ਫੋਨ 09469010001 
੩੪. ਹਿਮਾਚਲੀ ਪੰਜਾਬੀ ਸੱਥ ਸ. ਸਾਧਾ ਸਿੰਘ 
ਮੇਡੀ-ਹਿਮਾਚਲ ਪੁਦੇਸ਼ ਫੋਨ 098162-22684 
੩੫. ਪੰਜਾਬੀ ਸੱਥ ਜੈਮੁ ਸ. ਕਰਨ ਸਿੰਘ ਸੋਢੀ 
ਜੈਮੂ-ਕਸ਼ਮੀਰ ਫੋਨ 09419300653 
੩੬. ਵਿਰਾਸਤੀ ਪੰਜਾਬੀ ਸੱਥ ਡਾ. ਹਰਪੁੀਤ ਸਿੰਘ ਪੀਤ 
ਸਰਹੰਦ-ਫਤਹਿਗੜ੍ਹ ਸਾਹਿਬ ਫੋਨ 98156-27976 
੩੭. _ਲਹਿੰਦਾ ਪੰਜਾਬੀ ਸੱਥ-ਜੜ੍ਹਾਂਵਾਲਾ ਡਾ. ਤਾਹਿਰ ਮਹਿਮੂਦ 
ਫੈਸਲਾਬਾਦ-ਪਾਕਿਸਤਾਨ ਫੋਨ -92-03007607883 
੩੮. __ ਬਾਬਾ ਬੁੱਲ੍ਹੇ ਸ਼ਾਹ ਪੰਜਾਬੀ ਸੱਥ ਚੌਧਰੀ ਦਿਲ ਮੁਹੇਮਦ 
ਚਨ੍ਹੀਆਂ-ਕਸੂਰ-ਪਾਕਿਸਤਾਨ ਫੋਨ “92-3464-436401 
੩੯. _ ਪੰਜਾਬੀ ਬਾਲ ਸੱਥ ਲਾਹੌਰ-ਪੰਜਾਬ ਮੁਹੈਮਦ ਅਸ਼ਰਫ ਸੁਹੇਲ 
ਪਾਕਿਸਤਾਨ 0300-4224210 
੪੦. ਪੰਜਾਬੀ ਸੱਥ-ਸਿਆਲਕੋਟ ਜਨਾਬ ਅਹਿਸਨ ਬਾਜਵਾ 
ਲਹਿੰਦਾ ਪੰਜਾਬ ਪਾਕਿਸਤਾਨ ਫੋਨ -92345-6362362 
੪੧. ਯੂਰਪੀ ਪੰਜਾਬੀ ਸੱਥ ਸ. ਮੋਤਾ ਸਿੰਘ ਸਰਾਏ 
ਵਾਲਸਾਲ-ਯੂ.ਕੇ. ਫੋਨ “44-785-075-0109 


208 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 
5।। 58000 08001 5001 0। €0੫੧ ੧3੧01੪1ਇ॥0੫੧6011.60।। 


੪੨. ਕੈਨੇਡੀਅਨ ਪੰਜਾਬੀ ਸੱਥ 


ਸ. ਪਰਮਜੀਤ ਸਿੰਘ ਸੈਧੂ 


ਟੋਰੋਟੋ-ਅੰਨਟੈਰੀਓ ਫੋਨ -1-995-814-9909 
੪੩. __ ਪੰਜਾਬੀ ਸੱਥ ਸਰ੍ਹੀ ਵੈਨਕੂਵਰ ਸ. ਹਰਭਜਨ ਸਿੰਘ ਅਠਵਾਲ 
ਬੀ.ਸੀ.-ਕੈਨੇਡਾ ਫੋਨ -1-778-882-2437 
੪੪. ਪੰਜਾਬੀ ਸੱਥ ਕੈਲੀਫੋਰਨੀਆ ਬੀਬੀ ਰਾਜਵੀਰ ਕੌਰ ਢੀਂਡਸਾ 
ਅਮਰੀਕਾ ਫੋਨ “15105667883 
੪੫. ਪੰਜਾਬੀ ਸੱਥ ਜਰਮਨੀ ਮੋਤਾ ਸਿੰਘ ਸਰਾਏ 
ਫੈਰਡਨ ਐਲਰ-ਜਰਮਨੀ ਫੋਨ -44-7850750109 
੪੬. ਪੰਜਾਬੀ ਸੱਥ ਸਿਡਨੀ ਗਿਆਨੀ ਸੈਤੋਖ ਸਿੰਘ 
ਆਸਟੇਲੀਆ ਫੋਨ -612-9675-7050 
੪੭. ਪੰਜਾਬੀ ਸੱਥ ਸ਼ਿਸਬੇਨ ਸ. ਦਲਬੀਰ ਸਿੰਘ ਸੁਮਨ 
ਆਸਟੇਲੀਆ ਫੋਨ “61-433-681-429 
੪੮. ਪੰਜਾਬੀ ਸੱਥ ਪਰਥ ਸ. ਹਰਲਾਲ ਸਿਘ ਬੈਂਸ 
ਆਸਟੇਲੀਆ ਫੋਨ “61431024501 
੪੯. _ ਪੰਜਾਬੀ ਸੱਥ ਇੰਡੀਆਨਾ ਪੋਲਿਸ ਤਰਨਦੀਪ ਸਿੰਘ ਟਿਵਾਣਾ 
(ਇਡੀਆਨਾ ਅਮਰੀਕਾ) ਫੋਨ -1-5103703689 
੫੦. _ ਬ੍ਰਿਟਿਸ਼ ਕੋਲੈਬੀਆ ਪੰਜਾਬੀ ਸੱਥ ਅਨੰਤ ਸਿੰਘ ਮਰਾੜ੍ਹ 
ਕੈਨੇਡਾ ਫੋਨ -1(604)7817213 
੫੧. ਪੰਜਾਬੀ ਸੱਥ ਮੈਲਬੋਰਨ ਕੁਲਜੀਤ ਕੌਰ ਗਜ਼ਲ 
ਅਸਟਰੇਲੀਆ ਫੋਨ -61-431872235 
੫੨. ਪੰਜਾਬੀ ਸੱਥ ਲਸ਼ਕਰੀ ਰਾਮ ਜੱਖੂ 
ਕੁਵੈਤ ਫੋਨ -965-65039167 


209 / ਸੁਤੰਤਰਤਾ ਸੰਗਰਾਮ ਦੇ ਮਹਾਂ ਨਾਇਕ 


5।। 58000 08001 5001 0। €0੫੧ 


(31੧0181੮॥0੫੧600118.60। 


